ਸ੍ਰੀ ਗੁਰ ਕਥਾ ਦਾ ਮੂਲ ਪਾਠ ਸਟੀਕ ਸਹਿਤ 


ਸ੍ਰੀ ਗੁਰ ਕਥਾ 


ਕਿਤ 
ਕਵੀ ਬਾਬਾ ਜੀਵਨ ਸਿੰਘ (ਭਾਈ ਜਯਤਾ) 


੧ਓਂ' ਸੀ ਸਤਿਗੁਰ ਜੀ ਕੀ ਫਤੇ ਹੈਂ 
ਸ੍ਰੀ ਗੁਰ ਕਥਾ ਲਿਖਿਯਤੇ 


ਸਵੈਯਾ : ਆਦਿ ਨ ਅੰਤ ਨ ਰੂਪ ਨ ਰੰਗ, _ 
ਨ ਨਾਮ ਨ ਠਾਮ” ਨ ਜਾਤ ਲਥੇ" ਹੈ/ 
ਮਾਤ ਪਿਤਾ ਸੁਤ ਝੰਧਪ" ਨਾਹਿਨ, 


ਮਰਨ ਨ ਬਰਨ ਨ ਜੋਨਿ ਭਰਸੈਯ ਹੈੱ/ 

ਟੇਕ ਅਟੇਕ ਇਕਾਗਰ ਸ਼ੁਰਪਤਿ,” 

ਅਤਿ ਸੁੰਦਰ ਕੀਰਤੀ ਕਰਤੇਯ ਹੈ'/ 

ਏਕੁ ਅਕਾਲ ਅਮੂਰਤ ਸੈਭੰ, 

ਜੋਤਿ ਸ੍ਰੀ ਪਦਮਾਪਤਿ ਵੇ ਹੈੱ/ ੧ 

ਅਰਥ : ਜਿਸ ਦੇ ਨਾ ਮੁੱਢ, ਨਾ ਅੰਤ, ਨਾ ਰੂਪ, ਨਾ ਰੰਗ, ਨਾ ਨਾਮ, ਨਾ ਉਸ ਦੀ 

ਰਹਿਣ ਵਾਲੀ ਖ਼ਾਸ ਥਾਂ ਨੂੰ ਜਾਣਿਆ ਜਾਂਦਾ ਹੈ, ਉਸ ਦੇ ਮਾਂ-ਪਿਓ, ਪੁੱਤ ਤੇ ਰਿਸ਼ਤੇਦਾਰ 
ਨਹੀਂ ਹਨ, ਨਾ ਉਸ ਦੀ ਮੌਤ ਹੁੰਦੀ ਹੈ, ਨਾ ਕੋਈ ਜਾਤੀ ਰੰਗ ਹੈ ਅਤੇ ਨਾ ਹੀ ਉਹ 
ਗਰਭ/ਜੂਨਾਂ ਵਿਚ ਭਟਕਦਾ ਹੈ।ਉਸ ਇਕ ਅਕਾਲ ਪੁਰਖ ਨੂੰ ਆਪਣਾ ਆਸਰਾ ਮੰਨ ਕੇ 
ਦੇਵਤਿਆਂ ਦਾ ਸੁਆਮੀ (ਇੰਦਰ) ਇੱਕ ਚਿੱਤ ਹੋ ਕੇ ਉਸ ਦੀ ਬਹੁਤ ਸੁੰਦਰ ਸਿਫ਼ਤ- 
ਸਲਾਹ ਕਰ ਰਿਹਾ ਹੈ। ਕਾਲ/ਸਮੇਂ ਦੇ ਪ੍ਰਭਾਵ ਤੋਂ ਰਹਿਤ, ਜਿਸ ਦਾ ਕੋਈ ਸਰੂਪ ਨਹੀਂ ਹੈ 
ਅਤੇ ਉਸ ਦਾ ਪ੍ਰਕਾਸ਼ ਵੀ ਆਪਣੇ ਆਪ ਤੋਂ' ਹੀ ਹੋਇਆ ਹੈ। ਉਹ ਹੀ ਸ਼ਬਦ/ਪ੍ਰਕਾਸ਼ 
ਰੂਪ ਮਾਇਆ ਦਾ ਪਤੀ ਇਕ ਅਕਾਲ ਪੁਰਖ ਪਰਮਾਤਮਾ ਹੈ॥ ੧॥ 


੧. ਠਾਮ-ਟਿਕਾਣਾ, ੨. ਲਖੇ-ਜਾਣਨਾ 
੩. ਬੰਧਪ-- ਬੰਧੂ, ਭਰਾ, ੪. ਸੁਰਪਤਿ--ਦੇਵਤਿਆਂ ਦਾ ਸੁਆਮੀ (ਇੰਦਰ) 


130 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਗੁਰ ਸਿਖ ਗੁਰ ਉਪਦੇਸ਼ ਸ਼ਨਹਿ, 
ਅਰ ਸੁਨ ਉਪਦੇਸ ਸੋ ਮਨਹਿ" ਬਸ਼ਾਵੈ। 
ਕੂੜਾ ਕਲੌਸ਼ ਮਿਟੈ' ਡੈ ਤਾ ਕੇ, 

ਨਿਜ ਘਰ ਹਰਿ ਕੇ ਦਰਸ਼ਨ ਪਾਵੈ) 

ਬਹਿ ਬਿਬੇਕ” ਪ੍ਰਾਪਤ ਨਰ ਕੌ, 

ਗੁਰ ਪ੍ਰਸਾਦਿ ਭਰਮ ਸਭਾ ਜਾਵੈ। 
ਧਿਆਨ ਧਗਹਿ ਗੁਰ ਸ਼ਬਦ ਸੁਰਤ ਕ/ਰਿ, 
ਆਪ' ਤਰਹਿ ਜਨ ਲੌਕ ਤਰਾਵੈ/ ੨॥ 


ਤਾਰ ਲੈਂਦੇ ਹਨ॥ ੨॥ 


ਗੁਰ ਸਬਦਿ ਮਨ ਬੰਧਨ ਜਿਸ ਕਾ; 
ਅਰ ਸ਼ਬਦਿ ਗੁਰ ਚੀਤ ਟਿਕਾਇਆ/ 
ਤਿਹ ਨਰ ਮਾਰ ਲਿਉ ਜਮ ਹਉ' ਕਾ, 
ਗੁਰ ਸ਼ਬਦਿ ਅਭਿਮਾਨ ਮਿਟਾਇਆ 
ਭੂਤ ਭਵਿਖ ਭਵਾਨ ਕਾ ਸੰਸ਼ਾ', 
ਚੂਕਾ ਗਇਓ ਗੁਰ ਮਨਹਿ ਬਸ਼ਾਇਆ। 
ਲਾਗ ਗਇਓ ਮਨ ਗੁਰ ਚਰਨਨ ਮਹਿ; 
ਭਰਮ ਗਇਓ ਜਪਿਓ ਹਰਿ ਰਾਇਆ/ ੩ ॥ 
ਅਰਥ : ਜਿਸ ਨੇ ਗੁਰੂ ਦੇ ਸ਼ਬਦ ਨਾਲ ਮਨ ਬੰਨ੍ਹਿਆ ਹੋਇਆ ਹੈ ਅਤੇ ਗੁਰੂ ਦੇ 
ਸ਼ਬਦ ਨੂੰ ਹਿਰਦੇ-ਚਿੱਤ ਵਿਚ ਟਿਕਾਇਆ ਹੋਇਆ ਹੈ, ਉਸ ਮਨੁੱਖ ਨੇ ਆਪਣੇ ਅੰਦਰੋਂ 
ਹਉਮੈ' ਰੂਪੀ ਜਮ ਮਾਰ ਲਿਆ ਹੈ ਤੇ ਗੁਰੂ ਦੇ ਸ਼ਬਦ-ਦੁਆਰਾ ਅਹੰਕਾਰ ਨੂੰ ਖ਼ਤਮ ਕਰ 


ਪ. ਮਨਹਿ-ਮਨ ਵਿਚ, ੬. ਬੁਧਿ ਬਿਬੇਕ-ਚੰਗੇ-ਮੰਦੇ ਦੀ ਪਰਖ ਕਰਨ ਵਾਲੀ ਅਕਲ। 
2. ਡੂੜਾ-ਭੂਤਕਾਲ, ਬੀਤ ਗਿਆ ਸਮਾਂ, ੮. ਸੰਸਾ-ਡਰ, ਸਹਿਮ। 


ਸ੍ਰੀ ਗੁਰ ਕਥਾ ਦਾ ਮੂਲ ਪਾਠ ਸਟੀਕ ਸਹਿਤ / 131 


ਲਿਆ ਹੈ। ਗੁਰੂ-ਉਪਦੇਸ਼ ਨੂੰ ਮਨ ਵਿਚ ਵਸਾਉਣ ਨਾਲ ਅੰਦਰੋਂ ਤਿੰਨਾਂ ਕਾਲਾਂ 
(ਵਰਤਮਾਨ, ਭੂਤ, ਭਵਿੱਖ) ਵਿਚ ਮਾਇਆ ਦੇ ਮੋਹ ਤੋਂ ਪੈਦਾ ਹੋਣ ਵਾਲਾ 
ਤੌਖਲਾ/ਸਹਿਮ ਖ਼ਤਮ ਹੋ ਗਿਆ। ਮਨ ਗੁਰੂ ਦੇ ਉਪਦੇਸ਼/ਚਰਨਾਂ ਨਾਲ ਜੁੜ ਗਿਆ ਤੇ 
ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਿਆਂ ਜਪਦਿਆਂ ਸਭ ਤਰ੍ਹਾਂ ਦੀ ਦੌੜ-ਭੱਜ 
ਭਾਵ ਭਟਕਣਾ ਖ਼ਤਮ ਹੋ ਗਈ॥ ੩॥ 


ਦੀਨ ਦਿਆਲ ਕਿਪਾਲ ਕਰੁਣਾ ਨਿਹਿ, 

ਭੋਦ ਕਿਨਿੰਹ ਕਿਛੁ ਤੋਰ ਨ ਪਾਇਓ/ 

ਧਰਨ ਗਗਨ” ਨਵਖੰਡ ਮਹਿ ਕਿਹ ਕਗ, 

ਘਟਿ ਘਟਿ ਅੰਤਰ ਜੋਤਿ ਜਗਾਇਓ/ ___ 

ਕਿਮ ਕਰ ਜਾਨ ਸਕਹੂੰ ਪ੍ਰਭ ਤੋਂ ਕਹਿ, 

ਸੁਰ” ਨਰ" ਮੁਨ” ਜਨ ਭੇਦ ਨ ਪਹਇਓ। 

ਬੇਦ ਪੁਰਾਨ ਕਤੇਬ ਕੁਰਾਨ ਬਹੁ, 

ਭਾਲ ਥਕੇ ਕਿਛੁ ਹਾਥ ਨ ਆਇਓ॥ 84 ਵਾ 

ਅਰਥ : ਦੀਨਾਂ 'ਤੇ ਦਇਆ ਕਰਨ ਵਾਲੇ ਮਿਹਰਬਾਨ ਤੇ ਕ੍ਰਿਪਾ ਦੇ ਖ਼ਜ਼ਾਨੇ ! ਕਿਸੇ 
ਨੇ ਵੀ ਤੇਰੇ ਬਾਰੇ ਕੁਛ ਨਹੀਂ ਜਾਣਿਆ। ਧਰਤੀ, ਅਕਾਸ਼ ਤੇ ਨੌਂ ਖੰਡਾਂ ਵਿਚ ਕਿਸ ਤਰ੍ਹਾਂ 
ਕਰਕੇ ਹਰੇਕ ਦਿਲ ਤੇ ਸਰੀਰ ਵਿਚ ਆਪ ਜੀ ਨੇ ਪ੍ਰਕਾਸ਼ ਕੀਤਾਂ ਹੋਇਆ ਹੈ। ਹੇ ਪ੍ਰਭੂ! ਮੈਂ 
ਤੈਨੂੰ ਕਿਵੇਂ ਜਾਣ ਸਕਦਾ ਹਾਂ? ਕਿਉਂਕਿ ਦੇਵਤੇ, ਮਨੁੱਖ ਤੇ ਮੁਨੀ ਲੋਕ ਆਦਿ ਵੀ ਤੇਰੇ 
ਬਾਰੇ ਕੁਝ ਨਹੀਂ ਜਾਣ ਸਕੇ। ਬੇਦ, ਪੁਰਾਨ, ਕਤੇਬ ਤੇ ਕੁਰਾਨ ਆਦਿ ਤੈਨੂੰ ਲੈਂਭਦੇ- 
ਲੌਭਦੇ ਥੱਕ ਗਏ ਪਰ ਉਨ੍ਹਾਂ ਦੇ ਹੱਥ ਵਿਚ ਵੀ ਕੁਝ ਨਹੀਂ ਆਇਆ। 


ਸਤਿ” ਸੁ ਕਜਪਰਿ“ ਸ਼ਤਿਸ਼ ਸ਼ਰਮਹਿ”, 
ਸ਼ਤਿ ਸੁ ਧਰਮਹਿ ਸਤਿ ਸੁ ਬਾਣੀ 

ਸ਼ਤਿ ਸੁ ਜੀਵਨ ਸ਼ਤਿ ਸ਼ ਮਰਣਾ; 

ਸ਼ਤਿ ਸੁ ਖਾਣ ਅਖਾਣ ਅੰ ਖਾਣੀ" 

ਸਤਿ ਸੁ ਨਾਮ ਅਠਾਮ ਸਭਾ ਸ਼ਤਿ, 

ਸ਼ਤਿ ਸੁ ਜੀਵਨ ਜੁਗਤਿ ਪਛਾਣੀ/ 

ਸਤਿ ਸੁ ਕਾਲ ਅਕਾਲ ਅਕਥਨੇ, 

ਸਤਿ ਸ਼ ਸ੍ਰੇਸ਼ਟ ਦ੍ਰਿਸ਼ਟ"' ਵਖਾਣੀ॥ ੫॥ 

੯. ਧਰਨ--ਧਰਤੀ, ੧੦. ਗਗਨ--ਅਕਾਸ਼, ੧੧. ਸੁਰ-ਦੇਵਤੇ, ੧੨. ਨਰ-ਮਨੁੱਖ, 
੧੩. ਮੁਨ-ਮੁਨੀ ਲੋਕ, ੧੪. ਸਤਿ-ਸੱਚ, ੧੫. ਸੁ-ਉਹ, ਉੱਤਮ, ੧੬. ਕਰਮਹਿ-ਕੰਮ, 
੧੭. ਸਰਮਹਿ-ਮਿਹਨਤ, ੧੮. ਖਾਣੀ--ਚਾਰ ਖਾਣੀਆਂ, ੧੯. ਦਿਿਸ਼ਟ-ਸਾਹਮਣੇ ਦੇਖਣਾ। 


132 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਅਰਥ : ਉਹ ਕਰਮ, ਮਿਹਨਤ, ਧਰਮ, ਬਾਣੀ, ਜੀਵਨ, ਮਰਨ, ਖਾਣ-ਪੀਣ ਤੇ 
ਸ੍ਰਿਸ਼ਟੀ ਦੀ ਉਤਪਤੀ ਦੇ ਸਾਧਨ ਚਾਰੇ ਖਾਣੀਆਂ ਵਿਚ ਸੱਚਾ ਹੈ। ਪਰਮਾਤਮਾ ਦਾ ਨਾਮ, 
ਟਿਕਾਣਾ ਤੇ ਸਭਾ ਸੱਚ ਹੈ। ਉਹ ਜੀਵਨ ਵੀ ਸੱਚ ਹੈ ਜਿਸ ਨੇ ਜੀਵਨ ਦੀ ਸਫਲਤਾ 
ਭਾਵ ਪ੍ਰਭੂ ਮਿਲਾਪ ਦਾ ਢੰਗ ਜਾਣ ਲਿਆ ਹੈ। ਉਹ ਸਮਾਂ ਸੱਚਾ ਹੈ ਜਿਸ ਵਿਚ ਨਾ ਕਥੇ 
ਜਾਣ ਵਾਲੇ ਅਕਾਲ ਪੁਰਖ ਨੂੰ ਦਿੱਸ ਰਹੀ ਸ੍ਰਿਸ਼ਟੀ ਵਿਚ ਵੇਖਿਆ ਹੈ। 


ਜਲ ਬਿਨ ਜੀਵਨ ਗੋਹਿ ਨ ਕਬਹੂੰ, 
ਗਰਭਾ ਮਹਿ ਜੀਵ ਕਉ ਗਿਆਨ ਨ ਹੋਹਿ ਹੈ, 
ਜਿਵ ਚਿੰਤਨ ਬਿਨ ਚੀਤ ਨ ਹੋਇ ਹੈ', 
ਅਰ ਚਿੰਤਨ ਬਿਨ ਜਨਮ ਨ ਕੋਇ ਹੈ'। 
ਇਵ ਜਨਨੀ ਧਰਨੀ ਚਿੰਤਨ ਕੀ 
ਚਿੰਤਨ ਜੀਵ ਕੰ ਚਿਤ ਕੀ ਲੋਇ” ਹੈ/ 
ਅਰ ਸਭਾ ਚਿੰਤਨ ਧਰਨ ਤੋ ਹੋਹਿ ਹੈ! 
ਤਾ ਕਰ ਧਰਨਾ ਜਨਨੀ ਗੋਇ ਹੈੱ॥ ੬॥ 

ਅਰਥ : ਪਾਣੀ ਤੋਂ ਬਿਨਾਂ ਕਦੇ ਜੀਵਨ ਨਹੀਂ ਹੋ ਸਕਦਾ ਤੇ ਮਾਂ ਦੇ ਪੇਟ ਵਿਚ ਜੀਵ 
ਨੂੰ ਦੁਨਿਆਵੀ ਗਿਆਨ ਨਹੀਂ ਹੋ ਸਕਦਾ। ਜਿਵੇਂ ਖ਼ਿਆਲ ਕੀਤੇ ਬਿਨਾਂ ਖ਼ਿਆਲ ਚਿੱਤ 
ਨਹੀਂ ਹੋ ਸਕਦਾ ਤੇ ਬਜ਼ੀਰ ਵਿਚਾਰਾਂ ਦੇ ਕੋਈ ਉਤਪਤੀ ਨਹੀਂ, ਇਸੇ ਤਰ੍ਹਾਂ ਸੋਚਾਂ- 
ਵਿਚਾਰਾਂ ਨੂੰ ਜਨਮ ਦੇਣ ਵਾਲੀ ਧਰਤੀ ਹੈ, ਮਨ ਦੇ ਚੰਗੇ ਵਿਚਾਰ ਉਸ ਦੇ ਹਿਰਦੇ-ਚਿੱਤ 
ਦਾ ਪ੍ਰਕਾਸ਼ ਹੈ ਅਤੇ ਇਸ ਤਰ੍ਹਾਂ ਮਨੁੱਖ ਦੇ ਅੰਦਰ ਆਪਣੇ ਜੀਵਨ ਨੂੰ ਸਫਲ ਜਾਂ ਅਸਫਲ 
ਕਰਨ ਦੇ ਵਿਚਾਰ ਧਰਤੀ 'ਤੇ ਜਨਮ ਲੈਣ ਤੋਂ ਉਪਜਦੇ ਹਨ, ਇਸ ਕਰਕੇ ਧਰਤੀ ਨੂੰ ਮਾਂ 
ਕਿਹਾ ਜਾਂਦਾ ਹੈ॥ ੬॥ 


ਦਿਨਸ ਕਉਂ ਜਨਮ ਸਮਾਨਹਿ ਜਾਨਹਿ, 
ਰਾਤ ਕਉਂ ਮੰਤ ਕੈ ਸ਼ਮਸ਼ਰ' ਮਾਨੈ! 
ਦਿਨਸ ਐਂ ਰਾਤ ਕੀ ਖੋਲ ਮਹਿ ਸ਼ਬ ਹੀ 
ਖੋਲਤ ਹੈ ਜਗ ਏਕੁ ਸਮਾਨੰ/ 
ਕਰਮਨ ਕੈ ਲੋਥੈ” ਕੰ ਕਾਗਣਿ; 

ਜੋਨਿ ਗਰਭ ਏਹ ਜੀਵ ਭਰਮਾਨੈ 
ਪ੍ਰਭਾ ਕੈ ਭਾਣੈ“ ਤੈਂ ਨਾਮ ਜਪਿਓਂ ਜਿਨਿ, 
ਆਪ ਤਰੈ ਪ੍ਰਵਾਰ ਤਰਾਨੈ। ੭4 


ਅਰਥ : ਹੈ ਭਾਈ! ਦਿਨ ਨੂੰ ਜਨਮ ਹੋਣ ਦੇ ਸਮਾਨ ਜਾਣੋ ਅਤੇ ਰਾਤ ਨੂੰ ਮੌਤ ਦੇ 


੨੦. ਪ੍ਰਕਾਸ਼, ੨੧. ਬਰਾਬਰ, ੨੨. ਹਿਸਾਬ-ਅਨੁਸਾਰ, ੨੩. ਭਟਕਦੇ, ੨੪. ਹੁਕਮ, ਰਜ਼ਾ। 


ਸ੍ਰੀ ਗੁਰ ਕਥਾ ਦਾ ਮੂਲ ਪਾਠ ਸਟੀਕ ਸਹਿਤ / 133 


ਬਰਾਬਰ ਜਾਣੋ। ਦਿਨ ਅਤੇ ਰਾਤ ਦੀ ਖੇਡ ਵਿਚ ਹੀ ਸਭ ਜਗਤ ਇਕ ਸਮਾਨ ਖੇਡ 
ਰਿਹਾ ਹੈ। ਜੀਵ ਆਪਣੇ ਕਰਮਾਂ ਦੇ ਹਿਸਾਬ ਅਨੁਸਾਰ ਆਵਾਗਵਨ ਦੇ ਚੱਕਰ ਵਿਚ 
ਭਟਕਦੇ ਫਿਰਦੇ ਹਨ। ਜਿਨ੍ਹਾਂ ਨੇ ਪ੍ਰਭੂ ਦੀ ਰਜ਼ਾ ਵਿਚ ਰਹਿ ਕੇ ਪਰਮਾਤਮਾ ਦਾ ਨਾਮ- 
ਸਿਮਰਨ ਕੀਤਾ ਹੈ, ਉਹ ਆਪ ਵੀ ਤਰ ਗਏ ਤੇ ਉਨ੍ਹਾਂ ਆਪਣੇ ਪਰਵਾਰ ਨੂੰ ਵੀ ਤਾਰ 
ਲਿਆ॥ ੭॥ 


ਅਰਦਾਸ 


ਕੀਟ ਪਤੰਗ ਬਹੁ ਬਾਰ ਲਿਆ ਬਪੂ”, 
ਪਸ ਪਨੂ ਜਨਮਹਿ ਭਰਮਾਯੋ/ 

ਬ੍ਹ ਬਾਰ ਭਏ ਨਰ ਨਗਰ ਕੁਟੰਬਨ, 
ਅਧਿਕ ਕੀਏ ਪਨ” ਛੱਡ ਪਠਾਯੋ/ 
ਮਾਤਾ ਗਰਭ ਬ੍ਹ ਬਾਰ ਲੀਏ ਪੁਨ, 
ਗਰਭਾ ਮੂਏ ਨ/ਹ ਮਾਤ ਦਿਸ਼ਾਯੋਂ।_ 
ਪੁਨ ਆਰਜਾ” ਕਨ ਕਭੀ ਯਦਪਿੰ", 
ਤਦਪਿ” ਬ੍ਹ ਬਾਰ ਅਪੂਰਣ ” ਪਾਯੋ॥ ੧॥ ੮॥ 

ਅਰਥ : ਆਵਾਗਵਨ ਦੇ ਚੱਕਰ ਵਿਚ ਇਹ ਸਰੀਰ ਕਈ ਵਾਰ ਕੀੜੇ, ਪਤੰਗੇ ਤੇ 
ਪਸ਼ੂਆਂ ਆਦਿ ਦੀ ਜੂਨ ਵਿਚ ਭਟਕਦਾ ਰਿਹਾ। ਕਈ ਵਾਰ ਇਸਤਰੀ-ਪੁਰਖ ਦੇ ਰੁਪ ॥ 
ਵਿਚ ਜਨਮ ਲਿਆ ਤੇ 


ਪਰਮੇਸ਼ਰ ਦੇ ਸਿਮਰਨ ਨੂੰ ਵਿਸਾਰ ਕੇ ਬਹੁਤ ਵਾਰੀ ਆਤਮਿਕ ਜੀਵਨ ਜਾਂ ਜੀਵਨ 
ਮਨੌਰਥ ਵਿਚ ਸਫਲਤਾ ਨਾ ਪ੍ਰਾਪਤ ਕਰ ਸਕਿਆ॥ ੧॥ ੮॥ 


ਰਾਖ ਲੇਹੁ ਪ੍ਰਭਾ ਨਾਮ ਦੇਹੁ, 

ਏਹ ਬਾਰ ਨ ਜਨਮ ਅਕਾਰਥ” ਜਇ। 
ਪਿਤ ਮਾਤਾ ਕੁਟੰਝ ਕਉ ਰਾਸ ਲੋਹ ਪ੍ਰਭ; 
ਰਾਖ਼ਹ ਲੋਹਾ ਸਤ ਜਨਨੀ ਮਾਾਇ। 

ਪ੍ਰਭਾ ਰਾਖ ਲੋਹਾ ਨੇਹੁ ਜਿਹ ਕੀਨਸ਼,”” 

ਅਬ ਰਾਖੁ ਲੇਹੁ ਝਰ ਸ਼ੜ੍ਹ  ਸ਼ੁਹਹਇ। 
ਪ੍ਰਭਾ ਰਾਖੁ ਲੋਹਾ ਸੰਗ ਸ਼ਾਥ ਚਲੇ ਜਨ, 
ਰਾਖੁ ਲੋਹਾ ਮਹਿ ਤੇ ਤਜ ਆਗਇ/ ੨॥ ੯॥ 


੨੫. ਸਰੀਰ, ਵਿਚਾਰਾ, ੨੬. ਫਿਰ, ੨੭. ਉਮਰ, ੨੮. ਜਦ, ੨੯. ਤਦ, ੩੦. ਘੱਟ, ਅਸਫਲ, 
੩੧. ਬੇਅਰਥ, ੩੨. ਕੀਤਾ, ੩੩. ਦੁਸ਼ਮਣ। 


ਸ੍ਰੀ ਗੁਰ ਕਥਾ ਦਾ ਮੂਲ ਪਾਠ ਸਟੀਕ ਸਹਿਤ / 135 


ਅਰਥ: ਹੇ ਪ੍ਰਭੂ ! ਇਸ ਵਾਰ ਮੈਨੂੰ ਨਾਮ-ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਮੇਰੀ ਦੀਨ- 
ਦੁਨੀਆਂ ਵਿਚ ਪੈਜ ਰੱਖੋ ਤਾਂਕਿ ਇਸ ਵਾਰ ਵੀ ਮਾਨਸ ਜਨਮ ਬੇਅਰਥ ਨਾ ਚਲਿਆ 
ਜਾਵੇ। ਹੇ ਪ੍ਰਭੂ ! ਪਿਤਾ, ਮਾਤਾ, ਪਰਵਾਰ ਪੁੱਤਰ ਤੇ ਜਨਮ ਦੇਣ ਵਾਲੀ ਮਾਂ ਦੀ ਵੀ 
ਰੱਖਿਆ ਕਰੋ। ਉਨ੍ਹਾਂ ਦੀ ਵੀ ਪੈਜ ਰੱਖੋ ਜਿਨ੍ਹਾਂ ਨੇ ਪ੍ਰੇਮ ਕੀਤਾ ਜਾਂ ਜਿਹੜੇ ਦੁਸ਼ਮਣ ਬਣੇ। 
ਹੇ ਪਰਮਾਤਮਾ! ਉਨ੍ਹਾਂ ਸਾਰੇ ਸੰਗੀ-ਸਾਥੀਆਂ ਦੀ ਵੀ ਰੱਖਿਆ ਕਰੋਂ ਜੋ ਪ੍ਰਭੂ-ਮਿਲਾਪ 
ਵਾਸਤੇ ਗੁਰਮਤਿ ਮਾਰਗ 'ਤੇ ਨਾਲ ਚਲੇ ਹਨ ਅਤੇ ਉਨ੍ਹਾਂ ਦੀ ਵੀ ਰੱਖਿਆ ਕਰੋ ਜੋ ਖੰਡੇ 
ਦੀ ਧਾਰ ਨਾਲੋਂ ਤਿੱਖੇ ਅਤੇ ਵਾਲ ਨਾਲੋਂ ਪਤਲੇ ਇਸ ਮਾਰਗ 'ਤੇ ਚੱਲਣ ਨੂੰ ਔਖੀ ਖੇਡ 
ਸਮਝ ਕੇ ਅੱਧ ਵਿਚੋਂ ਮੁੜ ਆਏ॥ ੨॥ ੯॥ 


ਪ੍ਰਭ ਰਾਖਹੁ ਸ਼ਖਾ ਕਿਸੋਰਨ”” ਕਉ, 

ਜਿਨ ਸੋਂ ਹਰਿ ਕੀਰਤਨ ਮੰਗਲ `' ਗਾਇ/ 
ਰਾਖਹੁ ਪ੍ਰਭ ਗੁਰ ਜਨ ਬਿਦਿਆ ਕੰ, 
ਜਿਨਿ ਬਿਦਿਆ ਦਾਨ ਦੀਓ ਹਰਖਾਇ/ 
ਰਾਖੁ ਲੋਹਾ ਮਮ ਸਤ੍ਨ ਕਉ ਪ੍ਰਭ, 
ਰਾਖੁ ਲੋਹ ਫੁਨ” ਮਿਤ੍ਹ ਸ਼ਦਾਇ। 

ਪ੍ਰਭਾ ਰਾਖਹੁ ਦੁਰਜਨ'” ਸਜਨਿ ਕਉ, 


ਜੋ ਮਿਤ੍ਰ ਰੂਪ ਅਰਿ”ਂ ਸ਼ੋ ਮਿਲ ਜਾਇ॥ ੩॥ ੧੦॥ 

ਅਰਥ : ਹੇ ਪਰਮਾਤਮਾ ! ਉਨ੍ਹਾਂ ਜਵਾਨ ਸਾਥੀਆਂ ਦੀ ਵੀ ਰੱਖਿਆ ਕਰੋ, ਜਿਨ੍ਹਾਂ 
ਨਾਲ ਰਲ ਕੇ ਪ੍ਰਭੂ ਦੀ ਸਿਫ਼ਤ-ਸਲਾਹ ਦੇ ਗੀਤ ਗਾਏ। ਵਿੱਦਿਆ ਦੇ ਉਨ੍ਹਾਂ ਗੁਰੂ-ਜਨਾਂ 
ਦੀ ਰੱਖਿਆ ਕਰੋਂ ਜਿਨ੍ਹਾਂ ਨੇ ਪ੍ਰਸੰਨ ਹੋ ਕੇ ਵਿੱਦਿਆ ਦਾ ਦਾਨ ਕੀਤਾ। ਹੇ ਪ੍ਰਭੂ ! ਮੇਰੇ 
ਦੁਸ਼ਮਣਾਂ ਦੀ ਵੀ ਰੱਖਿਆ ਕਰੋ ਜੋ ਫਿਰ ਮਗਰੋਂ ਮਿੱਤਰ ਅਖਵਾਏ ਗਏ। ਮੰਦੇ ਲੋਕਾਂ ਤੇ 
ਉਨ੍ਹਾਂ ਸੱਜਣਾਂ ਦੀ ਵੀ ਰੱਖਿਆ ਕਰੋਂ ਜੋ ਮਿੱਤਰ ਰੂਪ ਹੋਂ ਕੇ ਦੁਸ਼ਮਣਾਂ ਨਾਲ ਮਿਲ ਗਏ॥ 
੩॥ ੧੦॥ 


ਪ੍ਰਭਾ ਰਾਖੁ ਲੋਹ ਮਹਿਖਨ” ਗਊਅਨ”' ਕਉ, 
ਜਿਨਿ ਦੁਗਧ”` ਦੀਆ ਅਰ ਚੀਤ ਅਘਾਏ”” / 
ਰਾਖਹੁ ਪ੍ਰਭਾ ਗੌਪ ਗੋਪਾਲਨ ਕਉ, 
ਦਹਿ ਨਾਖਨ” ਕਿਰਤ ਕਗਹਿ' ਹਰਖਾਏ”' / 
ਪ੍ਰਭਾ ਰਾਖੁ ਲੇਹ ਸ਼ਗਰੇ ਤਰਵਰ ਬਨ,” 
ਫੂਲ ਥਿਲੇਂ ਫਲ ਬਹੁਤ ਮਿਸਟਾਏ”” / 
੩੪. ਜਵਾਨਾਂ, ੩੫. ਗੀਤ, ੩੬. ਫਿਰ, ੩੭. ਮੰਦੇ ਲੋਕ, ਦੁਸ਼ਮਣ, ੩੮. ਦੁਸ਼ਮਣ, ੩੯. ਨਾਲ, 


8੦. ਮੱਝਾਂ, ੪੧. ਗਾਵਾਂ, ੪੨. ਦੁੱਧ, ੪੩. ਤ੍ਰਿਪਤ, ਪ੍ਰਸੰਨ, ੪੪. ਦਸਾਂ ਨਹੁੰਆਂ, ੪੫. ਪ੍ਰਸੰਨ ਹੋਏ, 
੪੬. ਦਰੱਖ਼ਤ, ਜੰਗਲ, 8੭. ਮਿੱਠੇ । 


136 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਪ੍ਰਭਾ ਰਾਖ ਲੇਹ ਅੰਨ ਭੋਜਨ ਕਉ, 
ਸਿੰਧ” ਜੀਵ ਜੋ ਜਲ ਥਲ ਤਲ ਰਹਾਏ॥ 8/ ੧੧॥ 
ਅਰਥ : ਹੇ ਪਰਮਾਤਮਾ ! ਮੱਝਾਂ ਗਊਆਂ ਦੀ ਵੀ ਰੱਖਿਆ ਕਰੋ ਜਿਨ੍ਹਾਂ ਨੇ ਦੁੱਧ ਦੇ ਕੇ 

ਮਨ ਨੂੰ ਤ੍ਰਿਪਤ ਕੀਤਾ। ਹੇ ਪ੍ਰਭੂ! ਉਨ੍ਹਾਂ ਗੋਪਾਂ ਤੇ ਗਵਾਲਿਆਂ ਦੀ ਵੀ ਰੱਖਿਆ ਕਰੋ ਜੋ 
ਦਸਾਂ ਨਹੁੰਆਂ ਨਾਲ ਹੱਥ ਦੀ ਕਮਾਈ ਕਰਕੇ ਪ੍ਰਸੰਨ ਹੋਏ। ਹੇ ਪਰਮਾਤਮਾ ! ਸਭ ਫਲ- 
ਬੂਟਿਆਂ ਦੀ ਰੱਖਿਆ ਕਰੋ ਜਿਨ੍ਹਾਂ ਨੂੰ ਸੁੰਦਰ ਫੁੱਲ ਤੇ ਮਿੱਠੇ ਫਲ ਲੌਗੇ ਹੋਏ ਹਨ। ਉਸ 
ਅੰਨ-ਭੋਜਨ ਦੀ ਵੀ ਰੱਖਿਆ ਕਰੋ ਜਿਸ ਨੂੰ ਸਮੁੰਦਰ ਤੇ ਧਰਤੀ ਦੇ ਜੀਵ-ਜੰਤੂ ਛਕਦੇ 
ਹਨ॥ ੪॥ ੧੧॥ 


ਪ੍ਰਭ ਰਾਖੁ ਲੋਹ ਚਿਤ ਜੀਵ ਜਿਤੇ,” 
ਧਰਨੀ ਧਰ ਮੋਰ ਔਰ ਤਲਾਏ/ 
ਜਲ ਥਲ ਮਹੀਯਲ ਪ੍ਰਭ ਰਾਖੁ ਲੇਹੁ, 
ਅਰ ਰਾਸ਼ੁ ਲੇਹੁ ਪ੍ਰਭੰਜਨ”"' ਰਾਏ। 
ਪ੍ਰਭਾ ਰਾਖ੍ਹਾ ਗੰਧ ਸੁਗੰਧ ਸਬਹਿ, 
ਅਰ ਧੌਲਾ ਖਿਪਾ ਰਾਖਹੁ ਜਗ ਮਾਏ/ 
ਪ੍ਰਭਾ ਰਾਖਹੁ ਓਉਗਵਣ ' ਆਥਵਣਿਹ,'” 
ਅਰ ਰਤ ਕਰਤ ਸ਼ਬਹਿ ਬਨ ਸ਼ਾਏ॥ ੫॥ ੧੨॥ 

ਅਰਥ : ਹੇ ਪ੍ਰਭੂ ! ਧਰਤੀ ਅਤੇ ਸੁਮੇਰ ਪਰਬਤ ਦੇ ਉਪਰ ਹੇਠਾਂ ਰਹਿਣ ਵਾਲੇ ਜਿੰਨੇ 
ਵੀ ਜੀਵ ਹਨ, ਸਭ ਦੀ ਰੱਖਿਆ ਕਰੋ। ਜੋ ਜਲ, ਥਲ, ਅਕਾਸ਼ ਤੇ ਪ੍ਰਚੰਡ ਹਨੇਰੀ ਵਿਚ 
ਹਨ, ਉਨ੍ਹਾਂ ਦੀ ਵੀ ਰੱਖਿਆ ਕਰੋ। ਹੇ ਪਰਮਾਤਮਾ ! ਸੰਸਾਰ ਵਿਚ ਸਭ ਗੰਧ-ਸੁਗੰਧ ਅਤੇ 
ਧਰਮ ਰੂਪੀ ਬਲਦ ਦੀ ਵੀ ਰੱਖਿਆ ਕਰੋ। ਸੂਰਜ ਦੇ ਚੜ੍ਹਨ, ਅਸਤਨ, ਸਭ ਰੁੱਤਾਂ-ਕਰੁੱਤਾਂ 
ਅਤੇ ਪੌਦੇ/ਜੰਗਲਾਂ ਦੀ ਰੱਖਿਆ ਕਰੋ॥ ੫॥ ੧੨॥ 


ਪ੍ਰਭ ਰਾਖੁ ਅਕਾਸ਼ ਪਾਤਾਲ ਸਬਹਿ, 
ਜਲ ਖੰਡ ਅਥੰਡ ਬ੍ਰਹਿਮੰਡ ਸ਼ਬਾਇ। 
ਰਾਖਹੁ ਪ੍ਰਭ ਸਸੀਅਰ'” ਸੂਰ ਸਬਹਿ; 
ਜਿਨ ਸਬਦ ਸੁਣਹਿ ਅਰ ਹੁਕਮ ਬਜਾਇ। 
ਰਾਖ੍ਹਾ ਪ੍ਰਭੁ ਅੰਧ ਗੁਬਾਰ? ਸ਼ਬਹਿ, 
ਜਿਨ ਕਾਰਨ ਨੂਰ ਅਤਿ ਮਨ ਭਾਇ। 


੪੮. ਸਮੁੰਦਰ, ਸਾਗਰ, ੪੯. ਜਿੰਨੇ ਵੀ, ੫੦. ਸੁਮੇਰ ਪਰਬਤ, ੫੧. ਤੂਫਾਨ, ਪ੍ਰਚੰਡ, ਹਨੇਰੀ ਜੋ 
ਦਰੱਖ਼ਤਾਂ ਨੂੰ ਉਖੇੜ ਸੁੱਟੇ, ੫੨. ਧਰਮ ਰੂਪੀ ਬਲਦ, ੫੩. ਉਦੈ, ਚੜ੍ਹਨਾ, ੫੪. ਆਥਣੇ, ਸ਼ਾਮ, ਸੂਰਜ 
ਅਸਤਨ, ੫੫. ਚੰਦਰਮਾ, ੫੬. ਸੂਰਜ, ੫੭. ਘੁੱਪ ਹਨੇਰਾ। 


ਸ੍ਰੀ ਗੁਰ ਕਥਾ ਦਾ ਮੂਲ ਪਾਠ ਸਟੀਕ ਸਹਿਤ / 137 


ਕ੍ਰਿਪਾ ਸਿੰਹ ਸ੍ਰਿਸ਼ਟੀ ਰਾਖੁ ਸ਼ਬਹਿ, 
ਜਯਤਾ ਜਨ ਜੀਵਨ ਮੁਕਤਿ ਪਾਇ॥ ੬4 ੧੩/ 

ਅਰਥ : ਹੇ ਪਰਮਾਤਮਾ ! ਅਕਾਸ਼, ਪਤਾਲ, ਪਾਣੀ, ਧਰਤੀ ਦੇ ਟੁਕੜੇ (ਵੱਡੇ-ਵੱਡੇ 
ਦੇਸ਼) ਧਰਤੀ ਅਤੇ ਬ੍ਰਹਿਮੰਡ ਆਦਿ ਸਭ ਦੀ ਰੱਖਿਆ ਕਰੋ। ਹੇ ਪ੍ਰਭੂ ! ਸਭ ਸੂਰਜ ਤੇ 
ਚੰਦਰਮਾਂ ਦੀ ਰੱਖਿਆ ਕਰੋ ਜਿਨ੍ਹਾਂ ਨੇ ਆਪ ਜੀ ਦਾ ਉਪਦੇਸ਼ ਸੁਣ ਕੇ ਆਪ ਜੀ ਦੇ ਹੁਕਮ 
ਦੀ ਪਾਲਣਾ ਕੀਤੀ ਹੈ। ਉਸ ਅਗਿਆਨਤਾ ਦੇ ਘੁੱਪ ਹਨੇਰੇ ਦੀ ਵੀ ਰੱਖਿਆ ਕਰੋ ਜਿਸ 
ਕਰਕੇ ਮਨ ਨੂੰ ਆਪ ਜੀ ਦਾ ਬਖ਼ਸ਼ਿਆ ਗਿਆਨ/ਪ੍ਰਕਾਸ਼ ਬਹੁਤ ਚੰਗਾ ਲੌਂਗਦਾ ਹੈ। ਹੇ 
ਕ੍ਰਿਪਾ ਦੇ ਸਾਗਰ! ਸਾਰੀ ਸ੍ਰਿਸ਼ਟੀ ਦੀ ਰੱਖਿਆ ਕਰੋ ਅਤੇ ਆਪ ਜੀ ਦਾ ਸੇਵਕ ਜੈਤਾ 
ਸਦਾ ਲਈ ਮੁਕਤ ਹੋ ਜਾਵੇ॥ ੬॥ ੧੩॥ 


ਬਹੁ ਬਾਰ ਭਏ ਪੰਖੀ ਜਲਚਰ,'' 
ਜਲ ਅੰਭ” ਬਸੈ ਕਰ ਬਾਸ਼ ਬਨੰਲਾ/ 

ਪਾਤਾਲ ਕੌ ਜੀਵ ਬਹੁ ਬਾਰ ਭਯੋਂ, 

ਬ੍ਹੁ ਬਾਰ ਆਕਾਸ਼ ਭਾਮੰਤ ਰਹੈਲਾ। 

ਬ੍ਹੁ ਬਾਰ ਤਰੂ “ ਨਿਰਮਾਏ ਭਏ, 

ਮਮ ਜੀਵ ਅਤਿ ਨਿਜ ਖੋੜਿ ਬਸੈਲਾ/ 

ਸ਼ਰਨਯ ਸਰਨਾਗੀ ਸ਼ਰਣਿ ਸੂਰ, 

ਜਯਤਾ ਜਨ ਸ਼ਰਨ ਅਨੰਤ ਰਖੈਲਾ॥.੭॥ ੧੪4 


ਅਰਥ : ਕਈ ਵਾਰ ਪੰਛੀ ਜਲਵਸ ਭਾਵ ਪਾਣੀ ਦੇ ਜੀਵ ਬਣੇ ਤੇ ਕਈ ਵਾਰ 
ਅਕਾਸ਼ ਵਿਚ ਰਹੇ। ਕਈ ਵਾਰ ਪਤਾਲ ਦੇ ਜੀਵ ਬਣੇ ਤੇ ਕਈ ਵਾਰ ਜੀਵ-ਪੰਛੀ ਬਣ 
ਕੇ ਅਕਾਸ਼ ਵਿਚ ਉੱਡਦੇ ਰਹੇ । ਬਹੁਤ ਵਾਰ ਦਰੱਖ਼ਤ ਬਣ ਕੇ ਮੇਰੀ ਜੀਵਾਤਮਾ ਦਨੀਆਂ 
ਵਿਚ ਵਿਚਰੀ। ਹੇ ਪਰਮਾਤਮਾ! ਹੁਣ ਆਵਾਗਵਨ ਦੇ ਚੱਕਰ ਤੋਂ ਬਚਣ ਲਈ, ਸੁਰਮੇ 
ਗੁਰ-ਪ੍ਰਮੇਸ਼ਰ ਦੀ ਸ਼ਰਨ ਵਿਚ ਆਏ ਆਪਣੇ ਸੇਵਕ ਜੈਤੇ ਨੂੰ ਸਦਾ ਲਈ ਸ਼ਰਨ ਵਿਚ 
ਰੱਖ ਲਵੋ ॥ ੭॥ ੧੪॥ 


ਦੋਹਿਰਾ: ਜਯਤਾ ਪ੍ਰਭੁ ਸਰਣਾਗਤੀ ਪੂਰਨ ਹੋਵਹਿ ਕਾਜ/ 
ਮੁੱਖ ਊਜਲ” ਪਤਿ ਸਿਉਂ ਪਰਉਂ' ਰਾਖੁ ਲੋਹ ਪ੍ਰਭੁ ਲਾਜ/ ੧॥ ੧੫॥ 
ਅਰਥ : ਹੇ ਪਰਮਾਤਮਾ ! ਕ੍ਰਿਪਾ ਕਰੋ ਕਿ ਸ਼ਰਣ ਵਿਚ ਆਏ ਜੈਤੇ ਦਾ ਜੀਵਨ- 
ਮਨੌਰਥ ਸਫਲ ਹੋ ਜਾਵੇ ਅਤੇ ਉਹ ਸੁਰਖ਼ਰੂ ਹੋ ਕੇ ਸਤਿਕਾਰ ਸਹਿਤ ਅਕਾਲ ਪੁਰਖ ਦੇ 
ਦਰਬਾਰ ਵਿਚ ਜਾਵੇ॥ ੧॥ ੧੫॥ 


੫੮. ਜਲ ਦੇ ਜੀਵ, ਜਲਵਾਸੀ, ੫੯. ਪਾਣੀ, ੬੦. ਦਰੱਖ਼ਤ, ੬੧. ਸੁਰਖ਼ਰੂ। 
138 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਉਸਤਤਿ 


ਪ੍ਰਤਿਕਾ ਜੋਤ ਅਨਾਹਤ ਜੋ; 

ਗੁਰ ਨਾਨਕਾ ਅੰਗਦ ਮਾਹਿ ਸ਼ਮਾਈ/ 

ਗੁਰੂ ਅੰਗਦਾ ਤਿਸ ਦ੍ਰਿਗ' ਤਨੀਸਰ ਕੱ, 

ਰਿਦਾ ਅਮਰਦਾਸ ਦੀਓ ਰੁਸ਼ਨਾਈ) 

ਰਿਦਾ ਸ਼ਾਂਤ ਸ਼ ਭਾਸਤ”' ਜੋਤਿ ਸੋਊ, 

ਅਤਿ ਹਰਖ ਅਨੰਦ ਰਹਲੋ ਨਲਿਪਟਾਈ/ 

ਤਿਹ ਜੋਤਿ ਸਨਾਤਨ ਗੁਰ ਤੀਸ, 

ਗੁਰੂ ਰਾਮ ਦਾਸ ਲਿਲਾਟ” ਕਰਾਈ॥ ੧॥ ੧੬॥ 

ਅਰਥ : ਪਰਮਾਤਮਾ ਦੇ ਪ੍ਰਤੱਖ ਗੁਰੂ ਨਾਨਕ ਦੇਵ ਜੀ ਦੀ ਜੋਤ ਗੁਰੂ ਅੰਗਦ ਦੇਵ 
ਜੀ ਦੇ ਹਿਰਦੇ ਵਿਖੇ ਸਮਾ ਗਈ। ਗੁਰੂ ਅੰਗਦ ਦੇਵ ਜੀ ਨੇ ਤੀਸਰੇ ਨੇਤ (ਗਿਆਨ) 
ਰਾਹੀਂ ਗੁਰੂ ਅਮਰਦਾਸ ਜੀ ਨੂੰ ਗਿਆਨ/ਪ੍ਰਕਾਸ਼ ਦਿੱਤਾ। ਸੁਖ-ਅਨੰਦ ਵਿਚ ਲਿਪਟੀ ਤੇ 
ਸ਼ਾਂਤਮਈ ਜਾਪਦੀ ਆਦਿ ਜੁਗਾਦਿ ਪ੍ਰਮੇਸ਼ਰ ਦੀ ਜੋਤ ਤੀਸਰੇ ਗੁਰੂ (ਅਮਰਦਾਸ) ਜੀ ਨੇ 
ਗੁਰੂ ਰਾਮਦਾਸ ਜੀ ਦੇ ਮਸਤਕ ਵਿਚ ਟਿਕਾ ਦਿੱਤੀ॥ ੧॥ ੧੬॥ 


ਫੁਨੇ ਗਰਭ ਨਹਿ ਪਾਯੋਂ ਦੁਖਦਾਈ” ॥ ੨॥ ੧੭॥ 


ਅਰਥ : ਗੁਰੂ ਰਾਮਦਾਸ ਜੀ ਨੇ ਜਗਤ ਨੂੰ ਤਾਰਨ ਲਈ ਗੁਰੂ ਅਰਜਨ ਦੇਵ ਜੀ ਨੂੰ 
ਸ੍ਰੇਸ਼ਟ ਗੁਣਾਂ ਦੇ ਧਾਰਨੀ ਜਾਣ ਕੇ ਰੂਹਾਨੀਅਤ ਦੀ ਜੋਤ ਵਿਖਾ ਦਿੱਤੀ।ਬਾਣੀ ਕੇ ਬੋਹਿਥ 
ਗੁਰੂ ਅਰਜਨ ਦੇਵ ਜੀ ਨੇ ਦੇਵਤੇ, ਮਨੁੱਖ ਤੇ ਗਣ ਆਦਿ ਨੂੰ ਉੱਤਮ ਬਾਣ ਨਾਲ ਮੋਹ 
ਲਿਆ। ਸਿੱਖਾਂ ਨੂੰ ਨਾਮ-ਬਾਣੀ ਦੀ ਦਾਤ ਦੇ ਕੇ ਪਰਮਾਤਮਾ ਦੇ ਨਾਮ-ਸਿਮਰਨ ਦੀ 
ਧੁਨਿ ਉੱਚੀ ਕੀਤੀ ਭਾਵ ਪ੍ਰਚਾਰ ਕੀਤਾ। ਜਿਨ੍ਹਾਂ ਨੇ ਚੰਗੀ ਤਰ੍ਹਾਂ ਚਿੱਤ ਲਾ ਕੇ ਹਰਿ- 
ਸਿਮਰਨ ਦੀ ਅਵਾਜ਼ ਸੁਣੀ, ਫਿਰ ਉਨ੍ਹਾਂ ਨੂੰ ਦੁੱਖ ਦੇਣ ਵਾਲਾ ਜਨੇਮ-ਮਰਨ ਦਾ ਗੇੜ 
ਨਹੀਂ ਪਿਆ ਭਾਵ ਉਹ ਜੀਵਨ-ਮੁਕਤ ਹੋ ਗਏ॥ ੨॥ ੧੭॥ 
੬੨. ਨੇਤਰ, ੬੩. ਜਾਪਦੀ, ੬੪. ਮਸਤਕ, ੬੫. ਲਈ, ਵਾਸਤੇ, ੬੬. ਜਹਾਜ਼, 
੬੭. ਮੋਹ ਲਿਆ, ੬੮. ਅਵਾਜ਼, ੬੯. ਦੁੱਖ ਦੇਣ ਵਾਲਾ। ਰ੍ 


ਸ੍ਰੀ ਗੁਰ ਕਥਾ ਦਾ ਮੂਲ ਪਾਠ ਸਟੀਕ ਸਹਿਤ / 139 


ਗੁਰੂ ਹਰਿ ਗੋਬਿੰਦ ਪ੍ਰਤਖ ਹਗੀ, 

ਜਿਨ ਦੀਨ ਦੁਖੀ ਕੌ ਕਸ਼ਟ ਹਤਾਈ/ 

ਨਹਿ ਅੰਤ ਸਮੇ' ਯਮ ਦੀਨ ਕੀਆ, 

ਜਪਯੋਂ ਹਰਿ ਗੋਝਿੰਦ ਜਿਨਿ ਰਘਰਾਈ/ 

ਸੁਭਾ ਮਸਤ” ਨਿਹਾਰ”' ਛਠਮ”" ਗੁਰ ਕਾ, 
ਮਨ ਪਾਇਸ਼ ਸਾਂਤਿ ਰਿਦੈ ਰਸਨਾਈ/ 

ਬਡਾ ਬੀਰ ਔਂ ਸੰਤ ਮਹੰਤ ਗੁਰੂ, 

ਧਰ ਧਰਮ ਕਰਮ ਕੀ ਪੈਜ ਰਖਾਈ। =॥ ੧੮॥ 


ਅਰਥ : ਗੁਰੂ ਹਰਿਗੋਬਿੰਦ ਸਾਹਿਬ ਤਾਂ ਪ੍ਰਤੱਖ ਹਰਿ ਸਨ ਜਿਨ੍ਹਾਂ ਨੇ ਦੀਨ-ਦੁਨੀਆਂ 
ਦੇ ਦੁੱਖ/ਕਸ਼ਟ ਖ਼ਤਮ ਕੀਤੇ। ਅੰਤ ਸਮੇਂ' ਉਸ ਨੂੰ ਜਮਾਂ ਨੇ ਦੁਖੀ ਨਹੀਂ ਕੀਤਾ, ਜਿਸ ਨੇ 
ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸਿਮਰਿਆ ਹੈ। ਹੇ ਭਾਈ! ਛੇਵੇਂ ਗੁਰੂ ਦੇ ਸ਼ੁਭ ਮਸਤਕ 
ਦੇ ਦਰਸ਼ਨ ਕਰ ਕੇ ਮਨ ਸ਼ਾਂਤਿ-ਅਡੋਲ ਹੋ ਜਾਂਦਾ ਹੈ ਅਤੇ ਹਿਰਦੇ ਵਿਚ ਪਰਮਾਤਮਾ ਦਾ 
ਗਿਆਨਪ/ਪ੍ਰਕਾਸ਼ ਹੋ ਜਾਂਦਾ ਹੈ।ਸਤਿਗੁਰੂ ਜੀ ਬਹੁਤ ਮਹਾਨ ਜੋਧੇ ਤੇ ਸੰਤ ਸਨ ਜਿਨ੍ਹਾਂ ਨੇ 
ਆਸਰਾ ਦੇ ਕੇ ਧਰਮ-ਕਰਮ ਦੀ ਪੈਜ ਰੱਖੀ॥ ੩॥ ੧੮॥ 


ਕਰ ਜੋਰ” ਬੰਦੋ”” ਗੁਰੂ ਹਰਿ ਰਾਇ ਪ੍ਰਭ, 
ਕਰਨ ਕਾਰਨ ਜਿਹ ਦੀਓ ਬਤਾਈ/ 

ਨਹਿ ਜੋਰ ਨਰਨ ਕਉ ਜੌਗਨਿ ਕਉ, 

ਜਿਹ ਸੂਤ ਪ੍ਰਭੂ ਨਿਜ ਕਰ ਤਿਰਕਾਈਂ। 

ਸ਼ਬ ਬਿਘਨ ਬਿਨਾਸ਼ ਭਏ ਤਿਸ ਕੇ; 

ਹਰਿ ਨ੍ਰਿਸ਼ਨ ਗੁਰ ਜਿਨ ਲੀਓ ਮਨਾਈ/ 

ਹਰਿ ਕ੍ਰਿਸ਼ਨ ਗੁਰ ਉਜਲ ਆਤਮ ਹਹਿਂ, 

ਜਿਨ ਦਰਸ਼ ਕੀਆ ਫਲ ਮੁਕਤੀ ਪਾਈ। 84 ੧੮4 


ਅਰਥ : ਹੇ ਪ੍ਰਭੂ ! ਮੈਂ ਦੋਵੇਂ ਹੱਥ ਜੋੜ ਕੇ ਗੁਰੂ ਹਰਿ ਰਾਇ ਸਾਹਿਬ ਨੂੰ ਨਮਸਕਾਰ 
ਕਰਦਾ ਹਾਂ, ਜਿਨ੍ਹਾਂ ਨੇ ਸਿ੍‌ਸ਼ਟੀ ਦੇ ਸਿਰਜਨਹਾਰ ਪ੍ਰਮੇਸ਼ਰ ਬਾਰੇ ਗਿਆਨ ਕਰਵਾ ਦਿੱਤਾ। 
ਮਾਇਆ ਦਾ ਉਨ੍ਹਾਂ ਮਨੁੱਖਾਂ ਨੂੰ ਆਪਣੇ ਨਾਲ ਜੋੜ ਲੈਣ ਦਾ ਜ਼ੋਰ ਨਹੀਂ ਚੱਲਦਾ ਜਿਨ੍ਹਾਂ 
ਦੀ ਪ੍ਰੇਮ-ਖਿੱਚ ਪਰਮਾਤਮਾ ਨੇ ਆਪਣੇ ਹੱਥ ਵਿਚ ਲਈ ਹੋਈ ਹੈ। ਜੀਵਨ-ਮਨੋਰਥ ਦੀ 
ਪ੍ਰਾਪਤੀ ਵਿਚ ਆਉਣ ਵਾਲੀਆਂ ਰੁਕਾਵਟਾਂ ਖ਼ਤਮ ਹੋ ਗਈਆਂ, ਉਸ ਦੀਆਂ ਜਿਸ ਨੇ 
ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪ੍ਰਸੰਨ ਕਰ ਲਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ 
ਪਵਿੱਤਰ ਆਤਮਾ ਹਨ। ਜਿਸ ਨੇ ਵੀ ਉਨ੍ਹਾਂ ਦੇ ਸ਼ਰਧਾ/ਪ੍ਰੇਮ ਨਾਲ ਦਰਸ਼ਨ ਕਰ ਲਏ, 
ਉਸ ਨੇ ਹੀ ਮੋਖ ਪਦਵੀ ਦੀ ਦਾਤ ਪ੍ਰਾਪਤ ਕਰ ਲਈ॥ ੪॥ ੧੮॥ 


੭੦. ਮਸਤਕ, ੭੧. ਦੇਖਣਾ, ੭੨. ਛੇਵੇਂ, ੭੩. ਹੱਥ ਜੋੜ, ੭੪. ਬੰਦਨਾ। 


140 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਅ- 


6੬੮ 


ਗੁਰ ਤੇਗ ਬਹਾਦਰ ਸ਼ ਜੋਤਿ ਅਮਰ, 

ਡੀਰਨ ”' ਤੇ ਗੀਰਨ ਕੰ ਰਿਦੈ ਜਗਾਈ। 

ਤਿਹ ਬੋਧ” ਦੀਆ ਨਰੁ ਨਾਗਨਿ” ਕਉ, 

ਪ੍ਰਲੌਕ ਅੱ ਲੋਕ ਸ਼ ਸਮ ਸ਼ੁਖਦਾਈ। 

ਨਾਹਿ ਰੰਚ” ਕਲੇਸ਼ ਕੀਆ ਮਨ ਮਹਿ; 

ਉਪਦੇਸ਼ ਕੀਓ ਜੋਊ ਕਰਤ ਦਿਖਾਈ/ 

ਯਾ ਬੋਂਧ ਉਪਾਵਨ ਹੇਤ ਸੁਨੋ, 

ਗੁਰ ਨਵਮ'” ਭੇਟਾ ਸ਼ੀਸ ਝਰਾਈ॥ ੫॥ ੨੦॥ 
ਅਰਥ : ਗੁਰੂ ਤੇਗ਼ ਬਹਾਦਰ ਸਾਹਿਬ ਨੇ ਸਦੀਵੀ ਰਹਿਣ ਵਾਲੀ ਪ੍ਰਮੇਸ਼ਰ ਦੀ ਜੋਤ 

ਕਾਇਰਾਂ ਦੇ ਕਾਇਰਾਂ (ਡਰਪੋਕਾਂ) ਦੇ ਹਿਰਦੇ ਵਿਚ ਜਗਾ ਦਿੱਤੀ।ਉਹ ਗਿਆਨ/ਪ੍ਰਕਾਸ਼ 

ਮਨੌੱਖਾਂ, ਇਸਤਰੀਆਂ ਭਾਵ ਸੰਗਤ ਨੂੰ ਬਖ਼ਸ਼ਿਆ ਜੋ ਲੋਕ-ਪ੍ਰਲੋਕ ਵਿਚ ਬਰਾਬਰ ਸੁਖ 

ਦੇਣ ਵਾਲਾ ਹੈ।ਸਤਿਗੁਰੂ ਜੀ ਨੇ ਕਦੇ ਵੀ ਮਨ ਵਿਚ ਕਿਸੇ ਵੀ ਪ੍ਰਕਾਰ ਦਾ ਭੋਰਾ-ਜਿੰਨਾ 

ਚਿੰਤਾ-ਫ਼ਿਕਰ ਜਾਂ ਦੁੱਖ ਮਹਿਸੂਸ ਨਹੀਂ ਕੀਤਾ। ਕਥਨੀ- -ਕਰਣੀ ਦੇ ਮਾਲਕ ਸਤਿਗੁਰ 

ਜੀ ਨੇ ਸੰਗਤ ਨੂੰ ਜੋ ਸ੍ਰੇਸ਼ਟ ਉਪਦੇਸ਼ ਦਿੱਤਾ, ਉਸ ਨੂੰ ਖ਼ੁਦ ਅਮਲੀ ਰੁਪ ਵਿਚ ਵੀ 

ਨਿਭਾਹਿਆ। ਹੇ ਭਾਈ! ਸਾਰੇ ਸੁਣੋਂ, ਅਗਿਆਨਤਾ ਦੇ ਘੁੱਪ ਹਨੇਰੇ ਵਿਚ ਫਸੀ ਲੋਕਾਈ 

ਦੇ ਹਿਰਦੇ ਵਿਚ ਧਰਮ ਦਾ ਗਿਆਨ ਪੈਦਾ ਕਰਨ ਹਿਤ ਨੌਵੇਂ ਗੁਰੂ ਜੀ ਨੇ ਆਪਣਾ 

ਪਾਵਨ ਸੀਸ ਪ੍ਰਭੂ-ਚਰਨਾਂ ਵਿਚ ਭੇਂਟ ਕਰ ਦਿੱਤਾ॥ ੫॥ ੨੦॥ 


ਗੋਬਿੰਦ ਗੁਰੂ ਸਮ ਅਵਤਾਰ ਨਹਿ, 
ਚਹੀੰ ਲਗਨ ਮਹਿ ਹਰਿ ਜੂ ਪ੍ਰਗਟਾਈ/ 

ਜਿਨ ਤ੍ਰਿਣ  ਅਗਾਸ਼ ਕੀਏ ਖਿਨ ਮਹਿ, 
ਅਗਾਸ਼`' ਕੀਏ ਜਿਨ ਧਰਨ ਲਗਾਈ/ 

ਜਿਨ ਨੀਚਹੁੰ ਊਚ ਕੀਏ /ਛਿੰਨ'” ਮਹਿ, 

ਫੁਨ ਊਚ ਅੰ ਨੀਚ ਨ ਰਹਯੋਂ ਕਿਥਾਈ/ 

ਜਿਨ ਦੀਨਨ ਕਾ ਅਤਿ ਹੋਤ ਕੀਆ, 

ਐਂ ਦੁਸ਼ਟਨ ਕਉਂ ਜਿਨ ਥੇਤ ਰਹਾਈ॥ ੬4 ੨੧॥ 


ਅਰਥ : ਹੇ ਭਾਈ ! ਪਰਮਾਤਮਾ ਨੇ ਚਹੁੰ ਜੁੱਗਾਂ ਵਿਚ ਗੁਰ ਗੋਬਿੰਦੇ ਸਿੰਘ ਵਰਗਾ 
ਕੋਈ ਅਵਤਾਰ ਪੈਦਾ ਨਹੀਂ' ਕੀਤਾ ਜਿਸ ਨੇ ਇਕ ਖਿਣ ਵਿਚ ਤੀਲੋਂ ਨੂੰ ਅਕਾਸ਼ ਵਿਚ 
ਤੇ ਅਕਾਸ਼ ਨੂੰ ਧਰਤੀ ਨਾਲ ਲਗਾ ਦਿੱਤਾ, ਜਿਸ ਨੇ ਥੋੜ੍ਹੇ ਸਮੇਂ ਵਿਚ ਹੀ ਨੀਂਵਿਆਂ ਨੁੰ 
ਉੱਚਿਆਂ ਕਰ ਦਿੱਤਾ ਤੇ ਫਿਰ ਕੋਈ ਉੱਚਾ-ਨੀਵਾਂ ਨਾ ਰਿਹਾ ਭਾਵ ਉੱਚੀ-ਨੀਵੀਂ 


੭੫. ਕਾਇਰਾਂ, ਡਰਪੋਕਾਂ, ਗੀਦੀਆਂ, ੭੬. ਗਿਆਨ, ੭੭. ਇਸਤਰੀਆਂ ਨੂੰ, ੭੮. ਬਰਾਬਰ, 
੭੯. ਰਤੀ ਭਰ, ਰੰਚਕ ਮਾਤਰ, ੮੦. ਨੌਵੇਂ, ੮੧. ਤੀਲੇ, ੮੨. ਅਕਾਸ਼, ੮੩. ਥੋੜ੍ਹਾ ਸਮਾਂ, ਖਿਨ। 


ਸਰੀ ਗੁਰ ਕਥਾ ਦਾ ਮੂਲ ਪਾਠ ਸਟੀਕ ਸਹਿਤ / 141 


ਜਾਤ-ਪਾਤ ਦਾ ਭਰਮ ਖ਼ਤਮ ਕਰ ਦਿੱਤਾ, ਜਿਸ ਨੇ ਗ਼ਰੀਬਾਂ, ਧਰਮੀਆਂ ਨਾਲ ਪਿਆਰ 
ਕੀਤਾ॥ ੬॥ ੨੧॥ 


ਮ੍ਰਿਤਕ ਸੁਰਜੀਤ ਕੀਏ ਜਿਸ ਨੇ, 

ਅਸ਼ਕਤ ” ਭੁਜਾਹਿੰ'' ਜਿਨ ਸ਼ਕਤੀ ਪਾਈ। 

ਜਿਨ ਸਿੰਘ ਕੀਏ ਸ੍ਰਿਗਾਲ ਜਿਤੇ, 

ਅਰ ਜੈ ਤੇਗੀ ਜੈ ਤੋਗੰ ਗਾਈਂ। 

ਰਸ਼ ਬੀਰ ਦੀਆ ਜਿਨ ਚਟਕਨ'” ਕਉ, 

ਰਣ ਚਟਕਨ ਬਾਜਹਿ ਸਿਉਂ ਫਕਰਾਈ। 

ਜੈ ਜੈ ਜੈ ਗੋਬਿੰਦ ਸਿੰਘ ਗੁਰੂ, 

ਜੈ ਜੈ ਜੈ ਗੋਬਿੰਦ ਗੁਰ ਰਘੁਰਾਈ।.੭॥ ੨੨॥ 

ਅਰਥ : ਜਿਸ ਨੇ ਮੁਰਦਿਆਂ ਨੂੰ ਜੀਵਨ ਦਿੱਤਾ ਤੇ ਬਲਹੀਣਾਂ ਦੀਆਂ ਬਾਹਾਂ ਵਿਚ 
ਸ਼ਕਤੀ ਭਰ ਦਿੱਤੀ, ਜਿਸ ਨੇ ਗਿੱਦੜਾਂ ਨੂੰ ਸ਼ੇਰ ਬਣਾ ਦਿੱਤਾ ਅਤੇ ਤਲਵਾਰ ਦੀ ਜੈ ਜੈ 
ਕਾਰ ਦੇ ਗੀਤ ਗਾਏ, ਜਿਸ ਨੇ ਚਿੜੀਆਂ ਨੂੰ ਬੀਰ ਰਸ ਦੀ ਦਾਤ ਬਖ਼ਸ਼ ਕੇ ਜੰਗ ਦੇ 
ਮੈਦਾਨ ਵਿਚ ਉਨ੍ਹਾਂ ਪਾਸੋਂ ਬਾਜ ਮਰਵਾ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦੀ ਜੈ ਜੈ ਕਾਰ 
ਹੈ। ਪਰਮੇਸ਼ਰ ਗੁਰੂ ਗੋਬਿੰਦ ਸਿੰਘ ਜੀ ਦੀ ਜੈ ਜੈ ਕਾਰ ਹੈ॥ ੭॥ ੨੨॥ 


ਅਬ" ਕਿਰਪਾ ਕਰਕੰ ਗੁਰ ਦੀਜਹਿ, 

ਦਿਬ ਦ੍ਰਿਸਟਿ ਸਮ ਪੇਖਨ ਕੇਗੀ। 

ਜਿਹ ਕਰਿ ਡੂਪਤਿ ਰੰਕ ਭਿਖਾਗੀ, 

ਪਸ ਪਸੂ ਸਮਸਰ ਦ੍ਰਿਸਟੇਗੀ/ 

ਕੀਟ ਪਤੰਗ ਪਖਾਨ ਪਰਿੰਦ ਮਹਿ, 

ਲੌਤ ਅਕਾਲ ਅਖੰਡ ਬਸੇਗੀੰ/ 

ਈਵ ਪਰਮ ਦੁਸ਼ਾਵਰ”” ਜੁ ਜਾਨਹੁੰ, 

ਤਉਂ ਮਨਮੌਹਨ ਨਦਾਰਿ ਕਰੇ ਗੰ॥ ੮॥ ੨੩॥ 

ਅਰਥ : ਹੇ ਪਰਮਾਤਮਾ ! ਹੁਣ ਕਿਰਪਾ ਕਰਕੇ ਮੈਨੂੰ ਸਭ ਨੂੰ ਬਰਾਬਰ ਵੇਖਣ ਵਾਲੀ 
ਨਜ਼ਰ ਬਖ਼ਸ਼ ਦੇਵੇ ਜਿਸ ਨਾਲ ਰਾਜਾ, ਰੰਕ, ਭਿਖਾਰੀ ਤੇ ਪਸ਼ੂਆਂ ਵਿਚ ਵੱਸਦੀ ਤੇਰੀ 
ਜੋਤ ਬਰਾਬਰ ਨਜ਼ਰ ਆਵੇ। ਕੀੜੇ, ਪਤੰਗੇ, ਪੱਥਰ, ਪੰਛੀਆਂ ਆਦਿ ਵਿਚ ਨਿਰੰਤਰ ਵੱਸ 
ਰਹੀ ਅਕਾਲ ਪੁਰਖ ਦੀ ਜੋਤ ਨਜ਼ਰ ਆਵੇ। ਹੇ ਮਨ ਨੂੰ ਮੋਹਨ ਵਾਲੇ ਪ੍ਰਮੇਸ਼ਰ! ਜਿਸ ਨੂੰ 
ਵੀ ਮੈਂ ਔਖਾ ਸਮਝਾਂ, ਉਸ ਉੱਪਰ ਆਪਣੀ ਕ੍ਰਿਪਾ-ਦਿ੍‌ਿਸ਼ਟੀ ਕਰਨੀ ਜੀ॥ ੮॥ ੨੩॥ 


੮੪. ਕਮਜ਼ੋਰ, ੮੫. ਬਾਹਾਂ, ੮੬. ਗਿੱਦੜ, ੮੭. ਚਿੜੀਆਂ, ੮੮. ਹੁਣ, ੮੯. ਜਿਸ ਨਾਲ ਸਾਰੇ 
ਗੁਪਤ ਸਥਾਨ ਨਜ਼ਰ ਆਉਣ, ੯੦. ਔਖਾ। 


142 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਸੰਗੀਤ ਦੀ ਵਿੱਦਿਆ ਤੇ ਸਮਰੱਥ ਗੁਰੂ ਜੀ ਪਾਸੋਂ ਰਾਜਨੀਤੀ ਦੀ ਸਿੱਖਿਆ ਪ੍ਰਾਪਤ ਕਰ 
ਲਈ। ਗੁਰੂ ਜੀ ਜਿੱਤ ਨੂੰ ਮਨ ਵਿਚ ਧਾਰ ਕੇ ਯੁੱਧ ਲੜਨ ਦੀ ਖੇਡ ਖੇਡਦੇ ਅਤੇ ਜੋ ਯੁੱਧ- 
ਨੀਤੀ ਦੇ ਉਲਟ ਖੇਡਦਾ, ਉਸ ਨੂੰ ਦੰਡ ਦਿੰਦੇ॥ ੩॥ ੨੭॥ 


ਕੁੰਡਲੀਆ : ਜਗ ਪੀਰਨ ਕੇ ਪੀਰ ਤੇ ਪਾਇਓ ਗੁਰ ਗੋਬਿੰਦ। 

ਜਿਹ ਪਗ” ਪਰਸ਼ੇ ਉਤਰੈ ਸ਼ਗਲੀ ਮਨ ਦੀ ਚਿੰਦ  / 

ਸਗਲੀ ਮਨ ਕੀ ਚਿੰਦ ਗਈ ਮਨ ਨਵਾਂ ਨਰੋਆ/ 

ਗੁਰ /ਸੈਖਹਿੰ ਗੁਰ ਨਦਾਰਿ ਕਾ ਸੈਰ ਪਰ ਚੰਦੋਆ/ 

ਗੁਰ ਸਬਦਿ ਇਸਨਾਨ ਤੇ ਮਨ ਉਜਲ ਹੋਆ/ 

ਗੁਰ ਸਿਖ ਰਿਦ ਪ੍ਰਕਾਸ਼ ਤੇ ਜਗ ਮਗ ਜਗ ਲੋਆ॥ ੧॥ ੨੯॥ 

ਅਰਥ : ਹੇ ਭਾਈ ! ਸੰਸਾਰ ਦੇ ਪੀਰਾਂ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਾਪਤ 

ਕੀਤਾ ਹੈ, ਜਿਸ ਦੇ ਪਾਵਨ ਚਰਨ ਪਰਸ ਲੈਣ ਨਾਲ ਮਨ ਤੋਂ ਸਾਰੀ ਚਿੰਤਾ ਲਹਿ ਜਾਂਦੀ 
ਹੈ। ਮਨ ਉੱਪਰੋਂ ਚਿੰਤਾ-ਅੰਦੇਸੇ ਦਾ ਬੋਝ ਲਹਿ ਜਾਣ ਕਰਕੇ ਮਨ ਨਵਾਂ-ਨਰੋਆ ਹੋ 
ਗਿਆ ਹੈ। ਹਮੇਸ਼ਾ ਗੁਰਸਿੱਖਾਂ ਦੇ ਸਿਰ ਉੱਪਰ ਗੁਰੂ ਬਖ਼ਸ਼ਸ਼ ਦਾ ਚੰਦੋਆ ਹੁੰਦਾ ਹੈ। ਹੇ | 
ਭਾਈ ! ਗੁਰੂ ਜੀ ਦੇ ਬਖ਼ਸ਼ੇ ਨਾਮ-ਸ਼ਬਦ ਨਾਲ ਇਸ਼ਨਾਨ ਕਰਕੇ ਮਨ ਸੁਰਖ਼ਰੂ ਹੋਇਆ ਹੈ। 
ਸਤਿਗੁਰੂ ਜੀ ਦਾ ਸ਼ਬਦ/ਉਪਦੇਸ਼ ਗੁਰਸਿੱਖ ਦੇ ਹਿਰਦੇ ਵਿਚ ਪ੍ਰਕਾਸ਼ ਕਰਦਾ ਹੈ ਤੇ 
ਸੰਸਾਰ ਵਿਚ ਉਸ ਦਾ ਪ੍ਰਕਾਸ਼ ਜਗਮਗਾਉਂਦਾ ਹੈ॥ ੧॥ ੨੮॥ 


੯੩. ਚਰਨ, ੯੪. ਚਿੰਤਾ 
144 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਚਿਤ ਕਲਗੀਧਰ ਜੀ ਕਾ 


ਕਬਿਤ : ਪਾਤਸਾਹ ਦਿਆਲ ਪੁੰਜ ਸਿਖਨ ਝਿਸ਼ਾਲ, 

ਮਾਨੋਂ ਅੰਬਰ ਮਹਿ ਸ਼ਸ਼ਿ" ਤਾਰਾਗਣ” ਮਹਿ ਸ਼ੁਹਾਤ ਹੈੱ/ 

ਕਚਾ” ਲਾਂਝੇ ਘਨ” ਕੇਸ਼ੋ' ਪਰ ਕੇਸ਼ਕੀ ਬਿਸ਼ੋਸ਼ ਫਨ, 

ਸੀਸ ਦਸ਼ਤਾਰ ਮੁਖ ਅਤਿ ਸੋਭਾ ਪਾਤ ਹੈੱ/ 

ਭਾਲ ਗਜ” ਕੈ ਸਮਾਨ ਸੋਹੇ' ਭ੍ਰਿਕੁਟੀ” ਮਹਾਨ, 

ਦ੍ਰਿਗ` ਸੁੰਦਰ ਸ਼ਰੋਜ ਨਾਕ ਕਾਨ ਮਨ ਭਾਤ ਹੈ 

ਸਥਲ ਕਮਲ ਕਪੌਲ ਗੁਲਾਨਾਗੀ ਮੁਖ ਗੋਲ, 

ਸਮਸ੍ਹ ਮੂਛ ਸਸਿ ਘੇਰੇ ਜਨ ਹਿਮ ਦੰਤ ਪਾਤ ਹੈੱ/ ੧॥ ੨੬॥ 
ਅਰਥ : ਦਇਆ ਦੇ ਪੁੰਜ ਦਸਵੇਂ ਪਾਤਸ਼ਾਹ ਦੀ ਸਿੱਖਾਂ ਵਿਚ ਏਨੀ ਵਿਸ਼ਾਲ ਸੋਭਾ 
ਸੀ ਜਿਵੇਂ ਅਸਮਾਨ ਵਿਚ ਚਮਕਦੇ ਤਾਰਿਆਂ ਵਿਚ ਚੰਦਰਮਾ ਸੋਭਦਾ ਹੈ। ਕਾਲੇ ਲੰਮੇ ਤੇ 
ਸੰਘਣੇ ਕੇਸਾਂ ਉੱਪਰ ਕੇਸਕੀ ਫਿਰ ਸੁਹਣੇ ਸੀਸ 'ਤੇ ਸਜਾਈ ਦਸਤਾਰ ਹੋਣ ਕਰਕੇ ਮੁਖੜਾ 
ਬਹੁਤ ਸੋਭਾ ਪਾ ਰਿਹਾ ਹੈ। ਮਸਤਕ ਹਾਥੀ ਦੇ ਮੱਥੇ ਵਾਂਗ ਚੌੜਾ, ਬਹੁਤ ਸੁਹਣੇ ਲਗਦੇ 
ਭਰਵੱਟੇ, ਕੰਵਲ ਵਰਗੇ ਨੈਣ, ਨੌਕ ਤੇ ਕੰਨ ਮਨ ਨੂੰ ਬਹੁਤ ਚੰਗੇ ਲੌਂਗਦੇ ਹਨ। 
ਗੁਲਾਨਾਰੀ ਕੰਵਲ ਵਰਗਾ ਸੁੰਦਰ ਮੁਖੜਾ, ਦਾੜ੍ਹੀ-ਮੁੱਛਾਂ ਚੰਦਰਮਾਂ ਦੇ ਘੇਰੇ ਵਾਂਗ ਅਤੇ 
ਬਰਫ਼ ਵਰਗੇ ਚਿੱਟੇ ਦੰਦ ਸੋਭਾ ਪਾ ਰਹੇ ਹਨ॥ ੧॥ ੨੯॥ 


ਛਝਿ ਰੂਪ ਕੀ ਅਨੂਪ ਜਨ ਅੰਬਗਹਿਂ ਕੈ ਭੂਪ; 
ਦ੍ਗ ਕੰਜ ਸਰ ਬੋਲ ਨਵਜੋਵਨ ਲੁਭਾਤ ਹੈਂ/ 

ਆੰਤਿ ਸ਼ੰਦਰ ਸੁਕੰਧ ਕੰਠ ਸੋਹੈ ਸ੍ਰੀਕੰਠ, 

ਦੰਡ ਭੁਜਨ ਅਥੰਡ ਸੰਡ ਗਜ” ਭਰਮਾਤ ਹੈੱ/ 

ਅਤਿ ਪੀਨ_' ਘਨ ਹਸ਼ਤ ਔਰ ਅੰਗੁਲ ਅੰਗੁਸਟ, 
ਪ੍ਰੰਤਿਦਵੰਧੀ"“ ਸੂ ਨਿਹਾਰ ਅਤਿ ਬਰੋਂ ਭਯ ਖਾਤ ਹੈ 
ਉਰਿ ਉਤਮ ਬਿਸ਼ਾਲ ਘਨ ਪੀਨ ਉਰ" ਪਾਲ; 

ਪਗਾ ਪੰਕਜ ਨਿਹਾਲ ਫੂਲਰਾਜੀ ਨਖਨਾਤ” ਹੈਂ॥ ੨॥ ੩੦॥ 


੧. ਚੰਦਰਮਾ, ੨. ਤਾਰਿਆਂ ਦਾ ਝੁੰਡ, ੩. ਕਾਲੇ, ੪. ਸੰਘਣੇ, ੫. ਮੱਥਾ, ੬. ਹਾਥੀ, ੭. ਭਰਵੱਟੇ, 
੮. ਨੇਤਰ, ੯. ਰਾਜਾ, ੧੦. ਕੰਵਲ, ੧੧. ਹਾਥੀ ਦੀ ਸੁੰਡ, ੧੨. ਮਜ਼ਬੂਤ, ਮੋਟਾ, ਭਾਰਾ, 
੧੩. ਉਂਗਲਾਂ, ੧੪. ਅੰਗੂਠਾ, ੧੫. ਵਿਰੋਧੀ, ਦੁਸ਼ਮਣ, ੧੬. ਪੱਟ, ੧੭. ਪ੍ਸੰਨ। 


ਚਿਤ੍ਰ ਕਲਗੀਧਰ ਜੀ ਕਾ / 145 


ਅਰਥ : ਗੁਰੂ ਜੀ ਦੇ ਸਰੂਪ ਦੀ ਦਿੱਖ ਉਪਮਾ ਰਹਿਤ ਹੈ ਭਾਵ ਬੇਮਿਸਾਲ ਹੈ ਜਿਵੇਂ 
ਉਹ ਅੰਬਰਾਂ ਦੇ ਰਾਜੇ ਹੋਣ। ਗੁਰੂ ਜੀ ਦੇ ਕੰਵਲ ਨੈਣ, ਮਿੱਠੇ ਬੋਲ ਤੇ ਜਵਾਨੀ ਮਨ ਨੂੰ 
ਬਹੁਤ ਮੋਂਹਦੇ ਹਨ। ਬਹੁਤ ਸੁੰਦਰ ਮੋਢੇ, ਚੰਦਨ ਵਰਗੀ ਗਰਦਨ ਤੇ ਹਾਥੀ ਦੀ ਸੁੰਡ 
ਵਰਗੀਆਂ ਮਜ਼ਬੂਤ ਬਾਹਾਂ ਹਨ। ਲੋਹੇ ਵਰਗੇ ਮਜ਼ਬੂਤ ਹੱਥ, ਉਂਗਲਾਂ ਤੇ ਅੰਗੂਠੇ ਵੇਖ ਕੇ 
ਦੁਸ਼ਮਣ ਬੜਾ ਭੈ ਖਾਂਦੇ ਹਨ। ਉੱਤਮ ਤੇ ਵਿਸ਼ਾਲ ਚਿੱਤ ਵਾਲੇ ਪਾਲਣਹਾਰ ਸਤਿਗੁਰੁ 
ਜੀ ਦੇ ਅਹਿਰਣ ਵਰਗੇ ਮਜ਼ਬੂਤ ਪੱਟ ਤੇ ਕਮਲਾਂ ਵਰਗੇ ਚਰਨ ਵੇਖ ਕੇ ਫੁੱਲਾਂ ਦਾ ਰਾਜਾ 
ਬਹੁਤ ਪ੍ਰਸੰਨ ਹੁੰਦਾ ਹੈ॥ ੨॥ ੩੦॥ 


ਉਰੂ ਦੂਬਰ ''` ਤਨ ਪੀਨ ਕਰਣਾਮਯ ਪ੍ਰਬੀਨ, 

ਮਿਤਾਹਿਂ ਕੂਮਲ ਕਲਾਮ ਅਤਿ ਅਰਨ”' ਡਰਾਇ ਹੈੱ/ 
ਗੁਰੂ ਪੀਰਨ ਕੇ ਪੀਰ ਅਤਿ ਜੋਵਨੀਯ ਸਗੀਰ, 

ਜਿਹ ਨੰਨਨ ਕਟਾਖ”” ਤੇ ਅਰਨ ਥੈ ਜਾਇ ਹੈੱ/ 

ਬਡੇ ਬਡੇ ਭਟ ਬੀਰ ਲੋ ਤੁਫੰਗਨਾ ” ਅੱ ਤੀਰ, 

ਨਹਿ ਆਏ' ਸੰਮੁਖ” ਮਧੇ ਖੇਤ ਭਗ ਜਾਏ ਹੈ/ 
ਘਨਘੋਰ”” 4੬4੬੬ 

ਪਿਕ ਕੂਮਲ ਸ਼ ਵਾਕ ਗੁਰ ਸ਼ਿਖਨ ਸੁਹਾਇ ਰੈ'# ੩॥ ੩੧॥ 


ਅਰਥ : ਗੁਰੂ ਜੀ ਦੇ ਪੱਟ ਪਤਲੇ ਤੇ ਸਰੀਰ ਪਤਲਾ ਹੈ। ਸਤਿਗੁਰੂ ਜੀ ਮਿੱਤਰਾਂ ਨਾਲ 
ਬਹੁਤ ਕਿਰਪਾਲਤਾ ਭਰੇ ਕੋਮਲ ਬਚਨ ਬੋਲਦੇ ਹਨ ਤੇ ਉਨ੍ਹਾਂ ਦਾ ਸਰੀਰ ਬੜੇ ਜੋਬਨ 
ਵਾਲਾ ਹੈ। ਉਨ੍ਹਾਂ ਦੇ ਨੈਣਾਂ ਦੀ ਟੇਢੀ ਨਜ਼ਰ ਨਾਲ ਦੁਸ਼ਮਣ ਭਸਮ ਹੋ ਜਾਂਦੇ ਹਨ। ਵੱਡੇ- 
ਵੱਡੇ ਜੋਧੇ ਹੱਥ ਵਿਚ ਬੰਦੂਕ ਤੇ ਤੀਰ ਲੈ ਕੇ ਵੀ ਗੁਰੂ ਜੀ ਦੇ ਸਾਹਮਣੇ ਜੰਗ ਦੇ ਮੈਦਾਨ 
ਵਿਚ ਨਹੀਂ ਆਉਂਦੇ ਸਗੋਂ ਰਣ ਛੱਡ ਕੇ ਭੱਜ ਜਾਂਦੇ ਹਨ। ਗੁਰੂ ਜੀ ਦੀ ਬੱਦਲ ਵਾਂਗ 
ਗਰਜਵੀਂ' ਯੁੱਧ-ਬਾਣੀ ਦੁਸ਼ਮਣ ਦੀ ਫ਼ੌਜ ਵਾਸਤੇ ਕਾਲ ਹੈ ਅਤੇ ਗੁਰੂ ਜੀ ਦੇ ਕੋਮਲ ਤੇ 
ਸ੍ਰੇਸ਼ਟ ਬਚਨ ਗੁਰਸਿੱਖਾਂ ਨੂੰ ਬੜੇ ਚੰਗੇ ਲੌਗਦੇ ਹਨ॥ ੩॥ ੩੧॥ 


ਖਿਮਾ ਕਰੁਣਾ” ਕੈ ਪੰਜ ਦੁਖ ਦਨਨ ਹਰਨ; 
ਜੁਧ ਬੁਧਿ ਅੰ ਬਿਬੇਕ ਮੁਖ ਚਾਰ ਗੁਣ ਪਾਇ ਹੈ'/ 
ਮੰਦ ਮੰਦ$ ਮੁਸਕਾਨ ਪੁੰਜ /ਸਿੰਘਨ ਦੀਵਾਨ, 
ਜਨ ਧਰ”? ਪ੍ਰਤਿਪਾਲ ਧਰ ਪਾਲ ਹਰਖਾਇ ਹੈੱ/ 
ਦ੍ਰਿਗ ਸਿੰਧੁ ਸੋ ਗੰਭੀਰ ਮਨ ਧਰਨਾ ਸੋ' ਗੀਗ, 
ਜੀਵਨ ਸਿੰਘ ਪ੍ਰਭੰਜਨ ਪ੍ਰੇਮ ਬਸ਼ ਆ/ਇ ਹੈ'/ 


੧੮. ਪਤਲਾ, ੧੯. ਦੁਸ਼ਮਣ, ੨੦. ਤਿੱਖੀ, ਟੇਢੀ, ੨੧. ਬੰਦੂਕ, ੨੨. ਸਾਹਮਣੇ, ੨੩. ਗਰਜਵੀਂ', 
੨੪. ਦਇਆ, ੨੫. ਦੂਰ ਕਰਨ ਵਾਲੇ, ੨੬. ਹੌਲੀ-ਹੌਲੀ, ੨੭. ਧਰਤੀ, ੨੮. ਧੀਰਜ। 


146 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਨਮੋਂ ਨਮੋ ਮ੍ਰਿਗਿੰਦ” ਨਮੋਂ ਸੰਘਨ ਕੈ ਸਿੰਘ 
ਨੇਂ ਨਮੌਂ ਫੁਲਨਿ ਮਧ ਪਾਵਲਿ ਲੁਡਾਇ ਹੈੱ॥ ੪॥ ੩੨॥ 


ਧਰਤੀ ਨੂੰ ਪਾਲਦਿਆਂ ਪ੍ਰਸੰਨ ਹੁੰਦਾ ਹੈ। ਜਿਸ ਸਤਿਗੁਰੂ ਜੀ ਦੇ ਨੇਤਰ ਸਮੁੰਦਰ ਵਾਂਗ 
ਗੰਭੀਰ ਤੇ ਮਨ ਧਰਤੀ ਵਾਂਗ ਧੀਰਜਵਾਨ ਹੈ, ਜੀਵਨ ਸਿੰਘ ਉਸ ਦੇ ਪ੍ਰੇਮ-ਪ੍ਚੰਡ ਦੇ 
ਵੱਸ ਵਿਚ ਹੈ। ਹਿਰਨਾਂ ਦੇ ਰਾਜੇ ਸ਼ੇਰ ਤੇ ਸ਼ੇਰਾਂ ਦੇ ਸ਼ੇਰ ਗੁਰੂ ਜੀ ਨੂੰ ਮੇਰੀ ਨਮਸਕਾਰ ਹੈ। 
ਜਿਵੇਂ ਭੌਰਾ ਫੁੱਲਾਂ ਵਿੱਚੋਂ ਸੁਗੰਧ/ਸ਼ਹਿਦ ਪਾਉਣ ਲਈ ਲੋਭਿਤ ਰਹਿੰਦਾ ਹੈ, ਤਿਵੇਂ ਮੈਂ 
ਸਤਿਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ॥ ੪॥ ੩੨॥ 


ਯੁਰਨ ਨੂਰਾਨੀ ਛਬਿ ਨੂਰਨ ਨੂਰਾਨਨੀ ਦਿਖ, 
ਕਰਨ ਕਾਰਨ ਗੁਰ ਮੇਰੇ ਮਨ ਭਾਇ ਹੈ/ 
ਸ਼ਾਹਿਨ ਕੇ ਸਾਹੁ ਅਰ ਪੀਰਨ ਕੇ ਪੀਰ ਗੁਰੂ, 
ਦੇਖ ਕੇ ਦਰਸ ਸਿਖ ਤ੍ਰਿਪਤ ਅਘਾ/ਇ” ਹੈੱ/ 
ਧਰਨੀ ਧਰਨ ਅਰ ਨਭੁ”' ਪ੍ਰਕਾਸ ਪ੍ਰਭੁ, 
ਬੀਰਨ ਕੇ ਬੀਰ ਨਿਜ ਦਰ ਪੇ ਝੁਕਾ/ਇ ਹੈਂ/ 
ਤੇਗਨ ਕੇ ਤੋਜ ਅਰ ਤਰਨ ਕੇ ਚੋੱਚ ਸੰਗ; 
ਸੋਈ ਹੁਈ ਹਿੰਦ ਕੌ ਜਗਾਨੇ ਪ੍ਰਭੂ ਆਇ ਰੈੱ॥ ੫॥ ੜ੩॥ 

ਅਰਥ : ਕਰਨ-ਕਾਰਨ ਸਤਿਗੁਰੂ ਜੀ ਮੇਰੇ ਮਨ ਨੂੰ ਬਹੁਤ ਚੰਗੇ ਲਗਦੇ ਹਨ। ਉਨ੍ਹਾਂ 
ਦੀ ਛਬੀ ਸੂਰਮਿਆਂ ਦੇ ਸੂਰਮੇ ਵਾਲੀ ਤੇ ਚਿਹਰੇ ਦੇ ਨੂਰ ਦੀ ਦਿੱਖ ਜਯੋਤਿ ਰੂਪ ਹੈ। ਗੁਰੂ 
ਜੀ ਸ਼ਾਹਾਂ ਦੇ ਸ਼ਾਹ ਤੇ ਪੀਰਾਂ ਦੇ ਪੀਰ ਹਨ ਜਿਨ੍ਹਾਂ ਦੇ ਦਰਸ਼ਨ ਕਰਕੇ ਸਿੱਖ ਬਹੁਤ ਤ੍ਰਿਪਤ 
ਹੁੰਦੇ ਹਨ। ਧਰਤੀ ਨੂੰ ਧਾਰਨ ਕਰਨ ਵਾਲੇ ਤੇ ਅਕਾਸ਼ ਵਿਚ ਪ੍ਰਕਾਸ਼ ਕਰਨ ਵਾਲੇ ਗੁਰ- 
ਪ੍ਰਮੇਸ਼ਰ ਨੇ ਵੱਡੇ-ਵੱਡੇ ਜੋਧਿਆਂ ਦੇ ਜੋਧੇ ਆਪਣੇ ਦਰ ਭਾਵ ਚਰਨਾਂ 'ਤੇ ਨਿਵਾਏ ਰੋਏ 
ਹਨ। ਸਤਿਗੁਰੂ ਜੀ ਸੁਤੀ ਹੋਈ ਹਿੰਦ ਨੂੰ ਤਲਵਾਰ ਦੇ ਤੇਜ-ਪ੍ਰਤਾਪ ਤੇ ਤੀਰਾਂ ਦੀ 
ਨੌਕ/ਚੁੰਝ ਨਾਲ ਜਗਾਉਣ ਵਾਸਤੇ ਆਏ ਹਨ॥ ੫॥ ੩੩॥ 


ਆਨੰਦ ਸਰੂਪ ਗੁਰ ਗੋਬਿੰਦ ਸ਼ਮਾਨ ਸਥੰ; 
ਦਾਨੀ ਦਾਤਾ ਜਤੀ ਕੋਊ ਦੂਸਰਾ ਨ ਪਾਊ ਹੂੰ/ 
ਤੀਰ ਤਰਵਾਰ ਖੰਡਾ ਖੜਗ ਕੰ ਧਾਰਣ) ਕਉ, 
ਤਬਰ ਬੰਦੂਕਾ ਨੌਜਾ ਢਾਲ ਪਹਿਨਾਊਂ' ਹੂੰ 


੨੯. ਹਿਰਨਾਂ ਦਾ ਰਾਜਾ (ਸ਼ੇਰ), ੩੦. ਤ੍ਰਿਪਤ ਹੋ ਕੇ, ੩੧. ਅੰਬਰ, ਅਕਾਸ਼, ਖਗੋਲ 
ਚਿਤ੍੍‌ ਕਲਗੀਧਰ ਜੀ ਕਾ / 147 


ਚਰਨ ਸ਼ਰਨ ਜਬ ਆਇ ਕੋਊ ਦੀਨ ਦੁਖੀ, 
ਦੁਖੀ ਕੈ ਮਾਨਿੰਦ”” ਦੁਖੀ ਪ੍ਰਭਾ ਜੀ ਕਉ ਪਾਊਂ ਹੂੰ/ 
ਦੂਖ ਕੈ ਨਿਵਾਰਣਹਿ ਕਉ ਪ੍ਰਭੂ ਜੂ ਚਲਤ ਜਬਹਿਂ, 

ਨਾਗਰ ਨਗਾਰਹਿ ਤਬਹਿ ਚੋਟ ਹਉ' ਲਗਾਊਂ' ਹੂੰ ੬॥ ੩84 

ਅਰਥ : ਆਨੰਦ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਦਾ ਕੋਈ ਹੋਰ ਸਖ਼ੀ 
ਦਾਨੀ, ਦਾਤਾ ਤੇ ਜਤੀ ਸੰਸਾਰ ਵਿਚ ਨਹੀਂ ਵੇਖਿਆ। ਗੁਰੂ ਜੀ ਤੀਰ, ਤਲਵਾਰ, ਖੰਡਾ, 
ਖੜਗ, ਤਬਰ ਤੇ ਬੰਦੂਕ ਆਦਿ ਪਹਿਨਦੇ ਹਨ। ਜਦੋਂ ਕੋਈ ਦੀਨ-ਦੁਖੀ ਚਰਨ ਸ਼ਰਨ 
ਵਿਚ ਆਉਂਦਾ ਹੈ ਤਾਂ ਗੁਰੂ ਜੀ ਉਸ ਦੇ ਦੁੱਖ ਨੂੰ ਮਹਿਸੂਸ ਕਰਦੇ ਹਨ। ਦੁਖੀਆਂ ਦੇ ਦੁੱਖ 
ਦੂਰ ਕਰਨ ਵਾਸਤੇ ਜਦੋਂ ਸਤਿਗੁਰੂ ਜੀ ਜਾਂਦੇ ਹਨ ਤਾਂ ਉਸ ਵੇਲੇ ਮੈਂ ਨਗਾਰਚੀ ਨਗਾਰੇ 
ਉੱਪਰ ਚੋਟ ਲਗਾਉਂਦਾ ਹਾਂ॥ ੬॥ ੩੪॥ 


ਸਵੈਯਾ: ਅਤਿ ਧੈਰਯਵੰਤ" ਉਦਾਰ ਬਡੋਂ ਗੁਰੂ, 

ਗੋਬਿੰਦ ਸਿੰਘ ਸਮਾਨ ਨਾਹਿਂ ਪਾਯੋ/ 

ਉਰ ਮਹਿਂ ਸ਼ਤਯ ਦਯਾ /ਛਮਾ ਮਨ ਮਹਿ, 

ਕਰ” ਤੇਗ ਜਿਨਿ ਮੁਖ ਨਾਮੁ ਅਲਾਯੋਂ/ 

ਮੋਹ ਮਾਤਸਰੰ” ਅਹੰਕਾਰ ਲੌਭ ਮਦ, 

ਨਿਰਵੈਰ ਗੁਰੂ ਕੈ ਨਿਕਟ ਨ ਆਯੋਂ/ 

ਪੋਖਤਾ ਆਰਿ ਮੰਤ ਬਨੰ ਜਿਨ ਕੰ, 

ਫੁਨ ਮੀਤ ਸੋ ਗੋਝਿੰਦ ਨਾਮ ਦ੍ਰਿੜਾਯੋਂ/ ੧॥੨੩੫॥ 
ਅਰਥ : ਬਹੁਤ ਧੀਰਜਵਾਨ ਤੇ ਵੱਡੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ 
ਕੋਈ ਹੋਰ ਨਹੀਂ ਵੇਖਿਆ ਜਿਸ ਨੇ ਹਿਰਦੇ ਵਿਚ ਸਤਿ, ਮਨ ਵਿਚ ਦਇਆ, ਖਿਮਾ, ਹੱਥ 
ਵਿਚ ਤਲਵਾਰ ਲੈ ਕੇ ਮੁਖੋਂ ਪਰਮਾਤਮਾ ਦਾ ਨਾਮ ਜਪਿਆ ਹੋਵੇ।ਕਾਮ, ਕੰਧ, ਲੋਭ, ਮੋਹ, 
ਅਹੰਕਾਰ ਆਦਿਕ ਵੈਰੀ/ਦੁਸ਼ਮਣ ਗੁਰੂ ਜੀ ਦੇ ਨੇੜੇ ਨਹੀਂ ਆਉਂਦੇ। ਜਿਨ੍ਹਾਂ ਦੇ ਦਰਸ਼ਨ 
ਕਰਕੇ ਦੁਸ਼ਮਣ ਵੀ ਮਿੱਤਰ ਬਣ ਗਏ ਤੇ ਫਿਰ ਉਨ੍ਹਾਂ ਮਿੱਤਰਾਂ ਗੋਬਿੰਦ-ਪ੍ਰਭੂ ਦਾ ਨਾਮ 
ਹਿਰਦੇ ਵਿਚ ਦ੍੍‌ੜ੍ਹ ਕਰ ਲਿਆ॥ ੧॥ ੩੫॥ 


ਮਨ ਇਛਤ ਸੋਂ ਫਲ ਪਾਇਤ ਹੈ ਨਗ; 
ਜ਼ੋਂ ਗੁਰ ਗੋਬਿੰਦ ਸਰਣ ਪਰੇ ਹੈੱ/ 
ਜੋਂ ਜੁਧ ਕੇ ਇਛਤ ਆਇਤ ਹੈ, 
ਤਿਹ ਸ਼ਰਨ ਪਰੇ ਹੈ' ਕੈ ਜੂਝ ਮਰੇ ਹੈ'/ 
ਨਾਹਿਂ ਗੋਝਿੰਦ ਜੈਸ ਝਲੀ ਧਰ ਪੈ; 


੩੨. ਵਾਗੂੰ, ੩੩. ਧੀਰਜਵਾਨ, ੩੪. ਹਿਰਦਾ, ੩੫. ਹੱਥ, ੩੬. ਈਰਖਾ, ਕਾਮ 
148 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਜਿਹਿ ਚਟਕਨ ਬਾਜਹਿ ਸੰਗ ਲਰੇ ਹੈੱ/ 
ਨਹਿ ਬਰਨ ਸ਼ਕਹੂੰ ਮਹਿਮਾ ਗੁਰ ਕੰ 
ਜੋਇ ਹੌਰ ਤੋਂ ਹੋਰ ਤੇ ਹੌਰ ਪਰੇ ਹੈ ੨॥੩੬॥ 

ਅਰਥ : ਉਹ ਮਨੁੱਖ ਮਨ ਇੱਛੇ ਫਲ ਪ੍ਰਾਪਤ ਕਰਦੇ ਹਨ ਜੋ ਗੁਰੂ ਗੋਬਿੰਦ ਸਿੰਘ ਜੀ 
ਦੀ ਸ਼ਰਣ ਆ ਪਏ ਹਨ। ਜੋ ਮਨ ਵਿਚ ਗੁਰੂ ਜੀ ਨਾਲ ਯੁੱਧ ਲੜਨ ਦੀ ਇੱਛਾ ਲੈ ਕੇ 
ਆਉਂਦੇ, ਉਹ ਦਰਸ਼ਨ ਕਰਕੇ ਗੁਰੂ ਜੀ ਦੀ ਸ਼ਰਨੀਂ ਪੈ ਜਾਂਦੇ ਤੇ ਕਈ ਜੰਗ ਦੇ ਸੇਦਾਨ 
ਵਿਚ ਲੜਦੇ ਮਾਰੇ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਵਰਗਾ ਦੁਨੀਆਂ 'ਤੇ ਕੋਈ ਸੂਰਮਾ 


ਵਰਣਨ ਨਹੀਂ ਕਰ ਸਕਦਾ, ਕਿਉਂਕਿ ਉਨ੍ਹਾਂ ਦੀ ਮਹਿਮਾ ਪਰ੍ਹੇ ਤੋਂ ਪਰ੍ਹੇ ਹੈ ਭਾਵ 
ਕਹੀ/ਕਥੀ ਨਹੀਂ ਜਾ ਸਕਦੀ॥ ੨॥ ੩੬॥ 


ਦੋਹਿਰਾ: ਗੁਰ ਅੰਮ੍ਰਿਤ ਬਖਸੰਦ ਹੈ ਅਤਿ ਨਚਹਿ ਬਿਖਿਆਸ਼/ 

ਜਿਵ' ਬਿਸ਼ੀਅਰ”? ਕੌ ਦੇਤ ਹੈ ਚੰਦਨ ਸ਼ੀਤਲ ਬਾਸ” ॥ ੧॥ ੩੭॥ 
ਅਰਥ: ਬਖਸ਼ਿੰਦ ਸਤਿਗੁਰੂ ਜੀ (ਭੈੜੇ ਕਰਮ ਕਰਨ ਵਾਲੇ) ਨੀਚਾਂ ਤੇ ਬਦਜ਼ੁਬਾਨਾਂ 
ਨੂੰ ਵੀ ਆਤਮਿਕ ਅਨੰਦ ਦੇਣ ਵਾਲਾ ਨਾਮ-ਜਲ ਬਖ਼ਸ਼ਦੇ ਹਨ ਜਿਵੇਂ ਚੰਦਨ, ਜ਼ਹਿਰ 
ਉਗਲਣ ਵਾਲੇ ਸੱਪ ਨੂੰ ਵੀ ਆਪਣੀ ਠੰਡਕਮ/ਖ਼ੁਸ਼ਬੋ ਦਿੰਦਾ ਹੈ॥ ੧॥ ੩੭॥ 


ਸ਼ਬਦ: ਜਯਤੇ ਮਚਾ ਘੋਰ ਸੰਗ੍ਰਾਮਾ”'  ਸ਼ਤਿਗੁਰ ਜੀ ਕੇ ਕੀਆ ਪ੍ਰਨਾਮਾ॥ 
ਚਾਰ ਦਿਸ਼ਾ ਰਿਪੂਅਨ”” ਕੀ ਸੈਨਾ/ ਸਤਿਗੁਰੂ ਛੋਰ ਦੀਆ ਮੁਖ ਬੈਨਾ॥ 
ਗਿਧੂਅਨ ਕੀ ਸੈਨਾ ਹਰਖਾਈ”” । ਸ਼ੌਰ ਭਇਆ ਹਾ ਹਾ ਹਾ ਹਾਈ॥ 
ਰਣ ਲਾਥੇ ਪਾਂਚੋਂ ਬਡ ਬੀਰ/ ਕਾਨ ਧੈਂਚ ਚਲਾਗਇ ਤੀਰ॥ 
ਸ਼ਤਿਗੁਰ ਮੋਕਉਂ ਥਾਪੀ ਦੀਨੀ। ਰਿਪੂਅਨ ਕੀ ਸ਼ੈਨਾ ਨਥ” ਲੀਨਨ॥ 
ਮਾਰ' ਦੀਏ ਪਾਂਚੋਂ ਬਡ ਬੀਰ/ ਮਿਤ ਭਇਆ ਬੀਰਨ ਕਾ ਬੀਰ” 
ਹਉ' ਆਇਆ ਸ਼ਤਿਗੁਰ ਸ਼ਰਣਾਈ/ਰਾਸੁ ਲੇਹੁ ਮੋਕਉ ਰਘੁਰਾਈ॥ ੧4੩੮4 
ਅਰਥ: ਜਦੋਂ ਭਾਈ ਜਯਤੇ ਨੇ ਜਗਤ-ਅਖਾੜੇ ਵਿਚ ਮਾਇਆਮਵਿਕਾਰਾਂ ਦੀ 
ਭਿਆਨਕ ਜੰਗ ਛਿੜੀ ਵੇਖੀ ਤਾਂ ਝੱਟ-ਪੱਟ ਸਤਿਗੁਰੂ ਜੀ ਦੀ ਸ਼ਰਣ ਵਿਚ ਜਾ ਕੇ 
ਨਮਸ਼ਕਾਰ ਕੀਤੀ। ਚਾਰੇ ਪਾਸੇ ਵਿਕਾਰਾਂ/ਦੁਸ਼ਮਣਾਂ ਦੀ ਫ਼ੌਜ ਸੀ। ਜਦੋਂ ਪਾਵਨ ਮੁਖ ਤੋਂ 
ਸਤਿਗੁਰੂ ਜੀ ਨੇ ਮੈਨੂੰ ਨਾਮ-ਸ਼ਬਦ ਬਖ਼ਸ਼ ਦਿੱਤਾ ਤਾਂ ਇਹ ਵੇਖ-ਸੁਣ ਕੇ ਦੁਸ਼ਮਣਾਂ ਦੀ 
ਫ਼ੌਜ ਬਹੁਤ ਦੁਖੀ ਹੋ ਗਈ। ਹਰ ਪਾਸੇ ਸ਼ੋਰ-ਸ਼ਰਾਬਾ ਤੇ ਹਾਹਾਕਾਰ ਮੱਚ ਗਈ। ਜੰਗ ਵਿਚ 
ਵੱਡੇ ਪੰਜ ਸੂਰਮੇ (ਕਾਮ, ਕ੍ਰੇਧ, ਲੋਭ, ਮੋਹ ਤੇ ਅਹੰਕਾਰ) ਉਤਰ ਆਏ। ਉਹ ਲਾਲਚ ਦੇ 
ਫੁਰਨੇ ਰੂਪੀ ਤੀਰ ਕੰਨਾਂ ਤੱਕ ਖਿੱਚ ਕੇ ਚਲਾਉਣ ਲੌਗੇ। ਸਤਿਗੁਰੂ ਜੀ ਨੇ ਮੈਨੂੰ ਥਾਪੀ 
੩੭. ਸੱਪ, ੩੮. ਵਾਸ਼ਨਾ, ਸੁਗੰਧੀ, ੩੯. ਜੰਗ, ੪੦. ਦੁਸ਼ਮਣ, ੪੧. ਗੁੱਸੇ ਵਿਚ ਆਈ, ੪੨. ਕਾਬੂ 
ਕਰ ਲੈਣਾ, ੪੩. ਮਨ। 


ਚਿਤ੍ਰ ਕਲਗੀਧਰ ਜੀ ਕਾ / 149 


ਦਿੱਤੀ ਭਾਵ ਅਸ਼ੀਰਵਾਦ ਦਿੱਤਾ ਤਾਂ ਮੈਂ ਵਿਰੋਧੀ ਪੰਜੇ (ਕਾਮਾਦਿਕ) ਦੁਸ਼ਮਣਾਂ ਦੀ ਫ਼ੌਜ 
ਕਾਬੂ ਕਰ ਲਈ ਤੇ ਪੰਜੇ ਸੂਰਮੇ ਮਾਰ ਦਿੱਤੇ। ਇਥੋਂ ਤਕ ਕਿ ਜੋਧਿਆਂ ਦਾ ਜੋਧਾ ਮਨ ਵੀ 
ਮਰ ਗਿਆ। ਹੇ ਪ੍ਰਭੂ ! ਕ੍ਰਿਪਾ ਕਰਕੇ ਮੇਰੀ ਦੀਨ ਦੁਨੀਆਂ ਵਿਚ ਪੈਜ ਰੱਖ ਲੈਣੀ। ਮੈਂ 
ਸਤਿਗੁਰੂ ਜੀ ਦੀ ਸ਼ਰਨ ਆਇਆ ਹਾਂ॥ ੧॥ ੩੮॥ 


ਸ਼ਤਿਗੁਰ ਕੀ ਸਰਣਾਈ ਆਇਆ। ਕਹਹੁ ਕਹਾਂ ਅਬ ਬਿਆਪਤ ਮਾਯਾ/ 

ਜਨ ਤੇ ਪ੍ਰਭਾ ਕਿਪਾ ਅਸ ਕੀਨੀ/ ਆਧ ਝਿਆਧਿ ਸਗਲ ਹਰ ਲੀਨੀ 

ਮਹਾੰ ਬਲ ਸਤਿਗੁਰ ਰਖਵਾਰਾ/ ਤਾ ਕੀ ਨਦਰਿ ਤਰਹਿ ਸੰਸਾਰਾ॥ 

ਸ਼ਤਿਗੁਰ ਬਾਣ” ਨਦਰਿ ਕਾ ਮਾਰਾ/ ਹਉਂ ਮੈ' ਚੌਰ ਮਰਾ ਝਟਵਾਰਾ”' ॥ 

ਮਮ ਗੜ” ਲੂਟਾ ਫੌਜ ਸ਼ਤ੍ਰਣੀ/ ਗੁਰ ਸ਼ਬਦਹਿ ਡਰਪਹਿ ਡਰ ਮਰਣੀ 

ਅਬ ਤਉਂ ਜਯਤਾ ਭਇਆ ਨਿਹੰਗਾ। ਬਸਹੁ ਪ੍ਰਭੂ ਹੀਅਰੇ ਸ਼ਰਬੰਗਾ/ ੨4 ੨੯॥ 

ਅਰਥ : ਹੁਣ ਮੈਂ ਸਤਿਗੁਰੂ ਜੀ ਦੀ ਸ਼ਰਣ ਵਿਚ ਆ ਗਿਆ ਹਾਂ। ਹੁਣ ਮੈਨੂੰ ਮਾਇਆ 
ਭਲਾ ਕਿਸ ਤਰ੍ਹਾਂ ਬਿਆਪ ਸਕੇਗੀ ! ਪ੍ਰਭੂ ਨੇ ਆਪਣੇ ਸੇਵਕ 'ਤੇ ਕ੍ਰਿਪਾ ਹੀ.ਇਸ ਤਰ੍ਹਾਂ 
ਦੀ ਕੀਤੀ ਹੈ ਕਿ ਆਧਿ ਬਿਆਧਿ (ਮਨ ਦੇ ਦੁੱਖ-ਸੰਤਾਪ ਆਦਿ) ਸਭ ਦੂਰ ਕਰ ਦਿੱਤੇ 
ਹਨ। ਮੇਰਾ ਸਤਿਗੁਰੁ ਮਹਾਂਬਲੀ ਤੇ ਸਦਾ ਰਖਵਾਲਾ ਹੈ, ਜਿਸ ਦੀ ਕ੍ਰਿਪਾ-ਦਿ੍‌ਸ਼ਟੀ 
ਦੁਆਰਾ ਭਵਸਾਗਰ/ਸੰਸਾਰ ਨੂੰ ਤਰ ਲਈਦਾ ਹੈ।ਸਤਿਗੁਰੂ ਜੀ ਨੇ ਆਪਣੀ ਮਿਹਰ ਭਰੀ 
ਨਜ਼ਰ ਦਾ ਤੀਰ ਮਾਰਿਆ ਜਿਸ ਨਾਲ ਮਨ ਵਿੱਚੋਂ ਹਉਮੈਂ ਤੇ (ਪੰਜ ਕਾਮਾਦਿਕ) ਚੋਰ 
ਡਾਕੂ ਮਾਰੇ ਗਏ। ਸੋ ਇਸ ਤਰ੍ਹਾਂ ਗੁਰੂ ਦੀ ਕ੍ਰਿਪਾ ਨਾਲ ਮੈਂ ਦੁਸ਼ਮਣਾਂ ਦੀ ਫ਼ੌਜ ਦਾ ਕਿਲ੍ਹਾ 
ਸਰ ਕਰ ਲਿਆ ਹੈ। ਹੁਣ ਜੈਤਾ ਨਿਰਭੈ/ਬੇਪਰਵਾਹ ਹੋ ਗਿਆ ਹੈ, ਕਿਉਂਕਿ ਉਸ ਦੇ 
ਹਿਰਦੇ ਵਿਚ ਪਰਮਾਤਮਾ ਹਮੇਸ਼ਾ ਵੱਸਦਾ ਹੈ॥ ੨॥ ੩੯॥ 


ਰੋਲਾ : ਹਾਲ ਬੁਰਾ, ਨਹਿਂ ਹਿੰਦ ਕਾ ਕੋਇ ਦੂਖ ਨਿਵਾਰੇ। 
ਤਬੈ ਹੂਕ ਬੈਕੁੰਠ”? ਸੁਣੀ ਪ੍ਰਭੁ ਗੁਰੂ ਦੁਆਰੇ॥ 
ਆਇਸ”' ਤੇਗ ਬਹਾਦਰ ਗੁਰ ਪ੍ਰਭਾ ਜੂ ਅਸ” ਕੀਨੀ! 
ਧਰਮ ਸ਼ੁਰਧਿ ਫੈਲਾਇ ਦਿਹ ਜਗ ਭੀਨ) ਭੀਨੀ॥ ੧/ 8੦4 
ਅਰਥ : ਹਿੰਦੁਸਤਾਨੀਆਂ ਦਾ ਬੁਰਾ ਹਾਲ ਸੀ।ਕੋਈ ਨਹੀਂ ਸੀ ਜੋ ਉਨ੍ਹਾਂ ਦੇ ਦੁੱਖ ਦੂਰ 
ਕਰੇ, ਤਦੇ ਉਨ੍ਹਾਂ ਦੀ ਹਾਇ-ਹਾਇ ਦੀ ਅਵਾਜ਼ ਗੁਰਮੁਖਾਂ ਦੀ ਸੰਗਤ ਵਿਚ ਅਕਾਲ 
ਪੁਰਖ ਦੇ ਗੁਰ ਦੁਆਰੇ ਸੁਣੀ ਤਾਂ ਪਰਮੇਸ਼ਰ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਜਗਤ ਵਿਚ 
ਧਰਮ ਦੀ ਭਿੰਨੀ-ਭਿੰਨੀ ਖ਼ੁਸ਼ਬੋ ਫੈਲਾਉਣ ਦਾ ਆਦੇਸ਼ ਦਿੱਤਾ॥ ੧॥ ੪੦॥ 


ਕਬਿਤ: ਦੁਰ” ਵਿਦਗਧ'' ਕਿਛ ਅਰਥ ਕੌ ਅਨਰਥ ਕਰ, 


੪੪. ਤੀਰ, ੪੫. ਲੁਟੇਰਾ, ਡਾਕੂ, ੪੬. ਕਿਲ੍ਹਾ, ੪੭. ਗੁਰਮੁਖਾਂ ਦੀ ਸੰਗਤ, ੪੮. ਆਦੇਸ਼, ਹੁਕਮ, 
੪੯. ਇਸ ਤਰ੍ਹਾਂ, ੫੦. ਮੰਦੇ, ੫੧. ਚਲਾਕ । 


150 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਘਰ ਅਪਮਾਨ ਵਾਹਿਗੁਰੂ ਜੀ ਕਾ ਕੀਨ ਹੈ) 
ਕਰੇ' ਨਹਹਾਂ ਦੈਤ ਭੇਦ ਮਾਤ ਪਿਤ ਪੁਤਨ ਸੋਂ; 
ਬਰਨ ਸ਼ਜਾਤ ਜਾਤਾ ਨਾਹਿ ਪ੍ਰਭੂ ਦੀਨ ਹੈ'/ 
ਪਰਭੂ ਜੂ ਸ਼ ਮੰਦਰਿ ਪ੍ਰਕਾਸ਼ ਨਗੀ' ਨਿਸਚੈ ਤੱ, 
ਕਹਾਂ ਮਕਾ ਕਾਅਬਾ ਫਿਰ ਛਤ੍‌ ਸ਼ ਲੀਨ ਹੈ'/ 
ਕਾਹਿਂ ਪ੍ਰਭੂ ਪੂਰਣ ਆ ਦਕਸਿਨ ਸਥਿਰ ਕੀਨਾ, 
ਕਹਿਂ ਪਸਚਿਮ ਉਤਰ ਤੋਂ ਪ੍ਰਭੂ ਕੀਨ ਥੀਨ ਹੈੱ॥ ੧ 8੧4 

ਅਰਥ : ਕੁਛ ਮੰਦੇ ਤੇ ਚਲਾਕ ਲੋਕਾਂ ਨੇ ਧਰਮ ਦੇ ਅਰਥ ਦਾ ਅਨਰਥ ਕਰਕੇ 
ਪਰਮਾਤਮਾ ਦਾ ਘੋਰ ਅਪਮਾਨ ਕੀਤਾ। ਜਿਵੇ ਮਾਤਾ ਪਿਤਾ ਆਪਣੇ ਧੀਆਂ ਪੁੱਤਰਾਂ 
ਵਿਚ ਦਵੈਤ-ਭਾਵ ਨਹੀਂ ਰੱਖਦੇ, ਤਿਵੇਂ ਪਰਮਾਤਮਾ ਨੇ ਵੀ ਮਨੁੱਖਤਾ ਨੂੰ ਵਰਣ-ਵੰਡ 
ਤੇ ਉੱਚੀ-ਨੀਵੀਂ ਜਾਤ-ਪਾਤ ਨਹੀਂ ਦਿੱਤੀ। ਯਕੀਨਨ ਤੌਰ 'ਤੇ ਪਰਮਾਤਮਾ ਦਾ 
ਪ੍ਰਕਾਸ਼ ਨਾ ਮੰਦਰ ਵਿਚ ਤੇ ਨਾ ਹੀ ਉਹ ਕੇਵਲ ਮੱਕੇ ਕਾਅਬੇ ਵਿਚ ਸਿਰ ਛਤ ਟਿਕਿਆ 
ਹੋਇਆ ਹੈ। ਕਿਤੇ ਪ੍ਰਭੂ ਨੂੰ ਪੂਰਬ ਤੇ ਦੱਖਣ ਵਿਚ ਟਿਕਾਇਆ ਹੋਇਆ ਹੈ ਅਤੇ ਕਿਤੇ 
ਉੱਤਰ ਤੇ ਪੱਛਮ ਵਿਚ ਮੰਨਿਆ ਹੋਇਆ ਹੈ॥ ੧॥ ੪੧॥ 


ਕਹਾਂ ਪ੍ਰਭੂ ਤਰੂ""' ਅਰ ਨੀਰ” ਮਹਿ ਹੈ ਝੰਦੀਵਾਨ,' 
ਕਹਾਂ ਪ੍ਰਭੂ ਮੜੀ ਐਂ ਮਜਾਰ ਮਾਹਿ ਪ੍ਰਕਾਸ਼ ਹੈ? 
ਕਹਾਂ ਪ੍ਰਭੂ ਪਾਹਨ'' ਐਂ ਅਗਨਿ ਪ੍ਰਵਿਸ਼ਟ ਔਰ, 
ਕਹਾਂ ਪ੍ਰਭੂ ਅਗਨਿਸਿਖਾ'? ਮਹਿਂ ਕਰੇ' ਬਾਸ ਹੈ'/ 
ਕਹਾਂ ਪ੍ਰਭੂ ਤਾਰਾਗਣ ਗਵਿ ਸ਼ਸ਼ਿ ਗਿਰਿ'” ਸੋਹੇ; 
ਕਹਾਂ ਧਰ ਅੰਬਰ ਪਤਾਲ ਸ਼ ਰਹਾਤ ਹੈ'/ 
ਘਟਿ ਘਟਿ ਜਲ ਥਲ ਅੰਬਰ ਪਾਤਾਲ ਪ੍ਰਭੂ, 
ਨਿਰੰਕਾਰ ਜੋਤਿ ਰੂਪ ਸ੍ਰਿਸ਼ਟ ਨਹਿ ਸ਼ੁਹਾਤ ਹੈਂ॥ ੨॥ 8੨॥ 

ਅਰਥ : ਆਪਣੀ-ਆਪਣੀ ਮਤ ਮੁਤਾਬਕ ਕਿਸੇ ਨੇ ਪਰਮਾਤਮਾ ਨੂੰ ਦਰੱਖ਼ਤਾਂ ਤੇ 
ਪਾਣੀ ਵਿਚ ਕੈਦ, ਕਿਸੇ ਨੇ ਮੜ੍ਹੀ ਤੇ ਮਜ਼ਾਰ ਵਿਚ ਪ੍ਰਕਾਸ਼ਮਾਨ, ਕਿਸੇ ਨੇ ਪਰਮੇਸ਼ਰ ਨੂੰ 
ਪੱਥਰ ਤੇ ਅੱਗ ਅਤੇ ਅੱਗ ਦੀਆਂ ਲਾਟਾਂ ਵਿਚ ਵਾਸ ਕਰਦਾ ਦੱਸਿਆ। ਕਿਸੇ ਨੇ 
ਪਰਮਾਤਮਾ ਨੂੰ ਤਾਰਿਆਂ ਦੇ ਝੁੰਡ, ਸੂਰਜ, ਚੰਦਰਮਾ ਤੇ ਪਹਾੜਾਂ ਵਿਚ ਸੋਭਾ ਪਾ ਰਿਹਾ ਤੇ 
ਕਿਸੇ ਨੇ ਉਸ ਨੂੰ ਧਰਤੀ, ਅਕਾਸ਼, ਪਤਾਲ ਵਿਚ ਵੱਸਦਾ ਦੱਸਿਆ, ਜਦੋਂ ਕਿ ਉਹ ਇੱਕ 
ਥਾਂ ਨਹੀਂ ਸਗੋਂ ਜਲ, ਥਲ, ਅਕਾਸ਼, ਪਤਾਲ ਤੇ ਹਰੇਕ ਸਰੀਰ ਭਾਵ ਹਰ ਜਗ੍ਹਾ 
ਵਿਆਪਕ ਹੈ। ਕਿਉਂਕਿ ਇੱਕ ਅਕਾਲ ਪੁਰਖ ਦੀ ਜੋਤ ਬਿਨਾਂ ਉਸ ਦੁਆਰਾ ਰਚੀ 
ਸ੍ਰਿਸ਼ਟੀ ਸੁਹਾਵਣੀ ਨਹੀਂ ਲੌਂਗਦੀ॥ ੨॥ ੪੨॥ 


੫੨. ਦਰੱਖ਼ਤ, ੫੩. ਪਾਣੀ, ੫੪. ਕੈਦੀ, ੫੫. ਪੱਥਰ, ੫੬. ਅੱਗ ਦੀਆਂ ਲਾਟਾਂ, ੫੭. ਪਹਾੜਾਂ 
ਵਿਚ। 


ਚਿਤ੍ਰ ਕਲਗੀਧਰ ਜੀ ਕਾ / 151 


ਸਵੈਯਾ : ਸ਼ਬ ਕਾਜ ਸੰਪੂਰਣ ” ਸਿਧ ਭਏ, 
ਸਿਰ” ਤਾਤ'" ਧਰਾ" ਗੁਰ ਸੀਸ ਸ਼ ਧਾਗੀ" | 
ਗੁਰ ਸ਼ੀਸ਼ ਸੁ ਛਬਿ”'' ਬਟੀ” ਅਬ ਹੈ, 
ਇਵ ਭਾਖਤ ਹੈਂ ਸ਼ਗਰੇ ਦਿਰਵਾਗੀ” 1 
ਜਿਵ ਰਾਖੁ ਲੰਆ ਰਿਪੁ ਸੈਨਨ ਤੇ, 
ਤਿਵ ਰਾਖ ਲੇਹੁ ਗੁਰ ਨਰਕ ਨਿਵਾਗੀ। 
ਮੁਖ ਦਰਸਾ ਦਿਹੁ ਸਭਾ ਸਿਖਨ ਕਉ, 
ਸ੍ਰ ਤੇਗ ਬਹਾਦਰ ਗੁਰ ਧਰ ਧਾਗੀ/ ੧॥ 8੨4 


ਅਰਥ : ਸਤਿਗੁਰੂ ਜੀ ਦੀ ਕ੍ਰਿਪਾ ਨਾਲ ਉਸ ਵੱਲੋਂ ਹੀ ਬਖ਼ਸ਼ੇ ਸਾਰੇ ਹੁਕਮ/ਕੰਮ ਪੂਰੇ 
ਤੇ ਸਫਲ ਹੋ ਗਏ। ਦਸਮ ਗੁਰੂ ਦੀ ਝੋਲੀ ਵਿਚ ਸ਼ਹੀਦ ਪਿਤਾ ਗੁਰੂ ਤੇਗ਼ ਬਹਾਦਰ 
ਸਾਹਿਬ ਦਾ ਪਾਵਨ ਸੀਸ ਰੱਖ ਕੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ “ਰੰਘਰੇਟੇ ਗੁਰੁ ਕੇ ਬੇਟੇ” 
ਦੀ ਅਸੀਸ ਪ੍ਰਾਪਤ ਕੀਤੀ। ਹੁਣ ਗੁਰੂ ਜੀ ਵੱਲੋਂ ਬਖ਼ਸ਼ੀ ਅਸੀਸ ਨਾਲ ਮੇਰੀ ਸੋਭਾ ਬਦਲ 
ਗਈ ਭਾਵ ਵਧ-ਗਈ ਹੈ। ਇਸ ਤਰ੍ਹਾਂ ਸਭ ਦਰਬਾਰੀ ਲੋਕ ਆਖ ਰਹੇ ਹਨ ਕਿ ਹੇ 
ਪਰਮਾਤਮਾ! ਜਿਵੇਂ ਆਪਣੇ ਸਿੱਖ ਨੂੰ ਦੁਸ਼ਮਣਾਂ ਦੀ ਫ਼ੌਜ ਕੋਲੋਂ ਬਚਾ/ਰੱਖ ਲਿਆ ਹੈ, 
ਤਿਵੇਂ ਹੀ ਦੁੱਖ-ਕਲੇਸ਼ ਰੂਪੀ ਨਰਕ ਦੂਰ ਕਰਨ ਵਾਲੇ ਸਤਿਗੁਰ ਜੀ ! ਆਪਣੇ ਸਿੱਖ ਨੂੰ 
ਵਿਕਾਰਾਂ/ਜਮਾਂ ਆਦਿ ਦੁਸ਼ਮਣਾਂ ਤੋਂ ਬਚਾ ਲੈਣਾ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ! 
ਸਭ ਸਿੱਖਾਂ ਨੂੰ ਆਪਣੇ ਪਵਿੱਤਰ ਮੁੱਖੜੇ ਦੇ ਦਰਸ਼ਨ ਬਖ਼ਸ਼ੋ, ਉਨ੍ਹਾਂ ਨੇ ਆਪ ਜੀ ਦੀ 
ਓਟਪ/ਪਨਾਹ ਲਈ ਹੈ॥ ੧॥ ੪੩॥ 


ਸਬਦ: ਭਲਾ ਭਲਾ ਭਲਾ ਸ਼ਤਿਗੁਰ ਕਾ ਪੇਖਣਾ/ 
ਬਡਾ ਬਡਾ ਬਡਾ ਸ਼ਬਦਹਿ ਮਨ ਮੋਟਣਾ। 
ਅਤਿ ਊਚਾ ਅਤਿ ਊਚਾ ਗੁਰ ਦਰਬਾਰ ਹੈ। 

ਅਤਿ ਸੂਚਾ ਅਤਿ ਸੂਚਾ ਗੁਰ ਦੀਦਾਰ ਹੈ/ 

ਅਤਿ ਮੀਠਾ ਅਤਿ ਮੀਠਾ ਗੁਰ ਕਾ ਬਚਨ ਹੈ/ 

ਅਤਿ ਉਤਮ ਅਤਿ ਉਤਮ ਗੁਰ ਸੰਗ ਰਚਨ ਹੈ। 

ਅਤਿ ਸ਼ੀਤਲ ਅਤਿ ਸੀਤਲ ਗੁਰ ਕਾਂ ਛਾਂਵ ਹੈ/ 

ਅਤਿ ਸੁੰਦਰ ਅਤਿ ਸੁੰਦਰ ਗੁਰ ਕਾ ਨਾਂਵ ਹੈ/ 

ਕੁਲ ਤਾਰਣ ਕੁਲ ਤਾਰਣ ਗੁਰ ਕੈ ਚਰਨ ਹੈੱ/ 

ਮਸ਼ਤਕਾ ਹੂਰ ਲਗਹਿ ਤੋਂ ਭਵਜਲ ਤਰਨ ਹੈ/ 

ਨਦਾਰਿ ਕਰਮ ਕਰ ਜਯਤੇ ਕਉਂ ਏਹ ਦਿਹ ਵਰ/ 

ਜੀਵਹਿ ਨਰ ਹਰਿ ਚਰਨਨ ਮਹਿ ਦਰ ਜਾਏ ਮਰ॥ ੧॥ 884 


੫੮. ਪੂਰੇ, ੫੯. ਸਫਲ, ੬੦. ਸੀਸ, ੬੧. ਪਿਤਾ, ੬੨. ਰੱਖਿਆ, ੬੩. ਅਸੀਸ ਦਾ ਸੰਖੇਪ, 
੬੪. ਪ੍ਰਾਪਤ ਕੀਤੀ, ੬੫. ਦਿੱਖ, ਸੋਭਾ, ੬੬. ਬਦਲ ਗਈ, ੬੭. ਆਖਦੇ ਹਨ, ੬੮. ਦਰਬਾਰੀ ਲੋਕ 


152 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਅਰਥ : ਮੈਨੂੰ ਬਹੁਤ ਚੰਗਾ ਲੌਂਗਦਾ ਹੈ ਗੁਰ ਜੀ ਦਾ ਦਰਸ਼ਨ ਕਰਨਾ ਤੇ ਮਹਾਨ 
ਲੌਂਗਦਾ ਹੈ ਸਤਿਗੁਰੂ ਜੀ ਦੇ ਬਸ਼ਸ਼ੇ ਸ਼ਬਦ/ਉਪਦੇਸ਼ ਨਾਲ ਮਨ ਦੀ ਭਟਕਣਾ ਨੂੰ ਖ਼ਤਮ 
ਕਰਨਾ। ਗੁਰੂ ਜੀ ਦਾ ਦਰਬਾਰ ਬਹੁਤ ਉੱਚਾ ਹੈ ਤੇ ਪਵਿੱਤਰ ਹੈ ਗੁਰੂ ਜੀ ਦਾ 
ਦਰਸ਼ਨ/ਦੀਦਾਰ ਕਰਨਾ। 


ਗੁਰੂ ਜੀ ਦਾ ਸ਼ਬਦ/ਉਪਦੇਸ਼ ਮਨ ਨੂੰ ਬਹੁਤ ਮਿੱਠਾ ਲੌਂਗਦਾ ਹੈ ਤੇ ਬਹੁਤ ਸ੍ਰੇਸ਼ਟ 
ਲੌਂਗਦਾ ਹੈ ਗੁਰੂ ਜੀ ਨਾਲ ਮਿਲਾਪ ਭਾਵ ਸਤਿਸੰਗਤ ਕਰਨੀ। ਮਨ ਨੂੰ ਵਿਕਾਰਾਂ ਦੀ 
ਤਪਸ਼ ਤੋਂ ਬਚਾਉਣ ਵਾਲੀ ਗੁਰੂ ਜੀ ਵੱਲੋਂ ਬਖ਼ਸ਼ੀ ਉਪਦੇਸ਼ ਰੁਪੀ ਸੰਘਣੀ ਛਾਂ ਬਹੁਤ 
ਠੰਡੀ ਹੈ ਤੇ ਗੁਰੂ ਜੀ ਦਾ ਨਾਮ ਵੀ ਬਹੁਤ ਖ਼ੂਬਸੂਰਤ ਹੈ। ਸਿਰਫ਼ ਗੁਰੂ ਜੀ ਦੇ ਉਪਦੇਸ਼ 
ਰੂਪੀ ਚਰਨ ਹੀ ਕੁਲ ਨੂੰ ਭਵਸਾਗਰ ਵਿਚੋਂ ਲੰਘਾਉਣ ਵਾਲੇ ਹਨ ਤੇ ਗੁਰ ਜੀ ਦੇ ਚਰਨਾਂ 
ਦੀ ਧੂੜ ਮੱਥੇ 'ਤੇ ਲਗਾਉਣ ਨਾਲ ਭਵਜਲ ਤਰ ਕੇ ਪਾਰ ਹੋ ਜਾਈਦਾ ਹੈ। ਹੇ ਕ੍ਰਿਪਾਲੂ 
ਦਾਤਾ ਜੀਓ! ਮਿਹਰ ਦੀ ਨਜ਼ਰ ਕਰਕੇ ਜੈਤੇ ਨੂੰ ਇਹ ਅਸ਼ੀਰਵਾਦ ਦੇਵੋ ਕਿ ਉਹ 
ਪਰਮੇਸ਼ਰ ਦੇ ਚਰਨਾਂ ਵਿਚ ਰਹਿ ਕੇ ਜੀਵਨ ਬਸਰ ਕਰਦਿਆਂ ਸਰੀਰ ਤਿਆਗੇ॥ ੧॥ 


ਸਤਿਗੁਰ ਸਮਸ਼ਰ ਭਲਹਿ ਬਗਹਿ ਕਾ ਮੀਤ ਹੈ। 
ਸ਼ਤਿਗੁਰ ਘਨਘੋ 


ਨਮੁੰ ਨਮਹੰ ਗੁਰ ਪੂਰੈ ਸਚੁ ਕਮਾਈ ਜੀਉ 
ਜਯਤੋ ਕੀ ਗੁਰ ਪੂਰੇ ਪੈਜ ਰਖਾਈ ਜੀਉ॥ ੨॥ ੪੫॥ 


ਅਰਥ : ਭਵਸਾਗਰ ਨੂੰ ਪਾਰ ਕਰਨ ਤੇ ਕਰਵਾਉਣ ਵਾਲੇ ਪੁਰੇ ਸਤਿਗੁਰ ਤੋਂ ਮੈਂ 
ਬਲਿਹਾਰ ਜਾਂਦਾ ਹਾਂ, ਜਿਸ ਨੇ ਮੈਨੂੰ (ਮੋਹ ਮਾਇਆ ਰੂਪੀ ਦਲਦਲ ਵਿਚ ਡਿੱਗਣ ਤੋਂ) 
ਹੱਥ ਦੇ ਕੇ ਬਚਾ ਲਿਆ। ਤਾਰਨਹਾਰ ਸਤਿਗੁਰੂ ਜੀਵ ਨੂੰ ਹਰਿ-ਸਿਮਰਨ ਦਿ੍‌ੜ੍ਹ 
ਕਰਵਾਉਂਦਾ ਹੈ ਤੇ ਉਹ ਆਪਣੀ ਕ੍ਰਿਪਾ ਦ੍ਰਿਸ਼ਟੀ ਕਰਕੇ ਹੀ ਮਨੁੱਖ ਨੂੰ ਇਸ ਪਾਸੇ ਵੱਲ 
ਲਗਾਉਂਦਾ ਹੈ।ਸਤਿਗੁਰੂ ਜੀ ਬੜਾ ਬੀਰ ਯੋਧਾ ਹੈ ਜੋ ਆਪਣੇ ਸ਼ਬਦ ਰੁਪੀ ਤੀਰ ਚਲਾ ਕੇ 
ਪੰਜੇ (ਕਾਮਾਆਦਿਕ) ਦੈਂਤਾਂ/ਜੋਧਿਆਂ ਨੂੰ ਮਾਰ-ਮੁਕਾਉਂਦਾ ਹੈ। ਸਤਿਗੁਰੁ ਜੀ ਵੈਰ 
ਰਹਿਤ ਹੈ। ਉਸ ਦੇ ਹਿਰਦੇ ਵਿਚ ਕਿਸੇ ਨਾਲ ਕੋਈ ਵੈਰ ਨਹੀਂ ਹੈ ਤੇ ਸਤਿਗੁਰੂ ਜੀ ਬੁਰੇ- 


ਚਿਤ੍ਰ ਕਲਗੀਧਰ ਜੀ ਕਾ / 153 


ਭਲੇ ਭਾਵ ਹਰੇਕ ਨਾਲ ਬਰਾਬਰ ਦੀ ਮਿੱਤਰਤਾ ਰੱਖਦਾ ਹੈ। ਸਤਿਗੁਰੂ ਜੀ ਗਰਜਵੀਂ' ਧੁਰ 
ਕੀ ਬਾਣੀ ਪਾਉਂਦਾ ਹੈ ਤੇ ਗਰਜਵੀਂ' ਨਾਮ/ਸ਼ਬਦ ਦੀ ਧੁਨ ਵਜਾਉਂਦਾ ਹੈ। ਸੱਚ 
ਕਮਾਉਣ ਵਾਲੇ ਪੂਰੇ ਸਤਿਗੁਰੂ ਜੀ ਨੂੰ ਮੈਂ ਬਾਰ-ਬਾਰ ਨਮਸ਼ਕਾਰ ਕਰਦਾ ਹਾਂ ਜਿਸ ਪੂਰੇ 
ਗੁਰੂ ਨੇ ਜੈਤੇ ਦੀ ਪੈਜ ਰੱਖੀ ਹੈ॥ ੨॥ ੪੫॥ 


ਸਵੈਯਾ : ਸੀਸ ਨਿਹਾਰ ਕੈ ਗੁਰੂ ਵਰ ਕਾ, 
ਨਰ ਨਾਰਿ ਸ਼ਬਹਿ ਅਤਿ ਗੰ ਅਕੁਲਾਏ”' । 
ਤਿਨ ਪਾਵਕ ਜਾਨ ਲਗੀ ਉਰ ਮਹਿ, 
ਜਨ ਸੋਕ ਦਿਵਾਗਨਿ ਦੇਹ ਤਪਾਏ/ 
ਗੁਰ ਸਿਖਨ ਮਨ ਇਮ ਕੰਧ ਭਯਾ ਜਿਮ, 
ਬਿਖ ਕੇ ਬ੍ਰਿਖ ਉਰ ਮਹਿਂ ਪਲ ਆਏ/ 
ਜਗ ਜੀਵਨ ਅਬ ਦੁਸ਼ਵਾਰ”` ਭਯਾ, 
ਤਨ ਮਨ ਸਬ ਤੁਰਕਨ" ਦੀਓ ਜਲਾਏ/ ੧4 8੬4 ਰ੍‌ 
ਅਰਥ: ਪਿਆਰੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦੇ ਦਰਸ਼ਨ 
ਕਰਕੇ ਸਭ ਇਸਤਰੀ ਪੁਰਖ ਵਿਆਕੁਲ ਹੋ ਗਏ। ਸਮਝ ਲਓ ਕਿ ਉਨ੍ਹਾਂ ਦੇ ਹਿਰਦੇ ਵਿਚ 
ਅੱਗ ਲੌਂਗ ਗਈ। ਸੇਵਕਾਂ ਦੀ ਸੋਗ ਨਾਲ ਦੇਹ ਤਪਣ ਲੌਂਗੀ ਤੇ ਗੁਰੂ ਜੀ ਦੇ ਸਿੱਖਾਂ ਦੇ 
ਮਨ ਵਿਚ ਦੁਸ਼ਮਣ (ਤੁਰਕਾਂ) ਵਿਰੁੱਧ ਇਸ ਤਰ੍ਹਾਂ ਰੋਹ ਭਰ ਗਿਆ ਜਿਵੇਂ ਹਿਰਦੇ ਵਿਚ 
ਜ਼ਹਿਰ ਦੇ ਦਰੱਖ਼ਤ ਉੱਗ ਆਏ ਹੋਣ। ਹੁਣ ਦੁਨਿਆਵੀ ਜੀਵਨ ਜੀਉਣਾ ਔਖਾ ਹੋ 
ਗਿਆ ਕਿਉਂਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਕੇ ਤੁਰਕਾਂ ਨੇ ਸਿੱਖਾਂ ਦਾ 
ਤਨ, ਮਨ ਜਲਾ ਦਿੱਤਾ॥ ੧॥ ੪੬॥ 


ਦੋਹਿਰਾ : ਤਪਤ ਸ਼ਿਖਨ ਕਉ ਦੇਖ ਕੈ ਗੁਰ ਕੀਨਾ ਉਪਦੇਸ਼/ 
ਸੋਕਾ ਮਲਨ ਉਰ ਕਉਂ ਕਰੇ ਤਜਹੁ ਨਿਖਲ ਕਲੇਸ॥ ੧॥ 8੭4 

ਅਰਥ : ਰੋਹ ਵਿਚ ਆਏ ਸਿੱਖਾਂ ਦੇ ਹਿਰਦੇ ਦੀ ਤਪਸ਼ ਵੇਖ ਕੇ ਗੁਰੂ ਗੋਬਿੰਦ ਸਿੰਘ 

ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਸੋਗ ਹਿਰਦੇ ਨੂੰ ਮਸਲ ਕੇ ਸੋਭਾਹੀਣ ਕਰਦਾ ਹੈ, 

ਇਸ ਵਾਸਤੇ ਚਿੰਤਾ-ਕਲੇਸ਼ ਨੂੰ ਤਿਆਗ ਦੇਵੋ॥ ੧॥ 8੭॥ 


ਸ਼ਰਬ ਮੁਨੀਸ਼ਰ ਭਾਖ ਹੈ' ਸ਼ੋਕ ਮਰਮ ਪ੍ਰਹਾਰ/ 
ਸੋਕ ਨਿਵਾਰਹੁ ਮਨਹੁ ਕਾ ਚਿੰਤਾ ਮਨਹੁ ਨਿਕਾਰ। ੨/ 8੮॥ 
ਅਰਥ : ਸਭ ਰਿਸ਼ੀ-ਮੁਨੀ ਆਖਦੇ ਹਨ ਕਿ ਸੋਗ ਦੀ ਸੱਟ ਦਾ ਇਲਾਜ ਇਹ ਹੈ ਕਿ 


੯੮੪ %. 


ਮਨ ਵਿੱਚੋਂ ਸੋਗ ਨੂੰ ਦੂਰ ਕਰੋ ਤੇ ਮਨ ਵਿੱਚੋਂ ਚਿੰਤਾ ਕੱਢ ਦੇਵੋ॥ ੨॥ ੪੮॥ 


੬੯. ਵਿਆਕੁਲ, ੭੦. ਔਖਾ, ੭੧. ਤੁਰਕਾਂ, ਮੁਸਲਮਾਨਾਂ 
154 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਚੌਪਈ : ਹਿੰਦਵਾਨੀ ਜਿਮ ਕ)ਓ ਕੁਕਾਜਾ” / 

ਪ੍ਰਭਾ ਸ਼ਿਵਕਨ ” ਕਉ ਆਵਹਿ ਲਾਜ਼ਾ/ 

ਆਪਨ ਕਉ ਨਾਹਿ ਸਿਖ ਬਖਾਨੈ/ 

ਸਬ ਸਿਖ ਰਾਮ ਭਗਤ ਪ੍ਰਮਾਨੰ॥ ੧॥ ੪੬॥ 
ਅਰਥ : (ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਮੇ' ਇਕੱਠ ਵਿਚ ਖੜ੍ਹੇ) 
ਹਿੰਦੁਸਤਾਨੀ (ਬੁਜ਼ਦਿਲ ਇਵੇਂ ਮੂੰਹ ਲਟਕਾਈ ਖੜ੍ਹੇ ਸੀ) ਜਿਵੇਂ ਉਨ੍ਹਾਂ ਕੋਈ ਮਾੜਾ ਕਰਮ 
ਕੀਤਾ ਹੋਵੇ। ਉਨ੍ਹਾਂ ਦੀ ਮਨੋਂ ਅਵਸਥਾ ਨੂੰ ਵੇਖ ਕੇ ਪ੍ਰਭੂ-ਸੇਵਕਾਂ ਨੂੰ ਸ਼ਰਮ ਆ ਰਹੀ ਸੀ 
ਕਿਉਂਕਿ ਉਹ (ਡਰਪੋਕ ਜ਼ਾਲਮ ਹਕੂਮਤ ਪਾਸੋਂ ਡਰਦੇ) ਆਪਣੇ ਆਪ ਨੂੰ ਸਿੱਖ ਨਹੀਂ ਸੀ 
ਆਖਦੇ ਸਗੋਂ ਸਭ ਸਿੱਖ ਆਪਣੇ-ਆਪ ਨੂੰ ਰਾਮ-ਭਗਤ ਹੋਣ ਦਾ ਪ੍ਰਮਾਣ ਦੇ ਰਹੇ ਸਨ 
ਭਾਵ ਗਊ-ਜਾਏ ਬਣੀ ਖੜੇ ਸਨ॥ ੧॥ ੪੯॥ 


ਜੇ ਕੌ ਪ੍ਰੀਤ ਕੀ ਬਾਤ ਕਰੇਹਿ। 

ਮੁਰ ਪਿਤ ਸਮ ਤਬ ਪ੍ਰੀਤ ਨਿਭੇਹਿ/ 

ਕਾਟ ਧਰੇ ਸਿਰ ਪ੍ਰਭ ਚਰਨਨ ਮਹਿਂ/ 

ਪ੍ਰੀਤਾ ਤਬਹਿ ਆਇ ਬਰਨਨ ਮਹਿਂ। ੨॥ ੫੦॥ 

ਅਰਥ : ਜੇ ਕੋਈ ਗੁਰ-ਪ੍ਰਮੇਸ਼ਰ ਦੇ ਨਾਲ ਪ੍ਰੀਤ ਨਿਭਾਉਣ ਦੀ ਗੱਲ ਕਰੇ ਤਾਂ ਤਦ 
ਹੀ ਉਸ ਦੀ ਮੇਰੇ ਗੁਰੂ ਪਿਤਾ ਵਾਂਗ ਪ੍ਰੀਤ ਨਿਭੇਗੀ ਜੇ ਉਹ ਆਪਣਾ ਸੀਸ ਪ੍ਰਭੂ-ਚਰਨਾਂ 
ਵਿਚ ਕੱਟ ਕੇ ਰੱਖ ਦੇਵੇ। ਮਤਲਬ ਕਿ ਆਪਾ ਭਾਵ ਗੁਆ ਕੇ ਜਿੰਦ ਉਸ ਤੋਂ ਕੁਰਬਾਨ 
ਕਰ ਦੇਵੇ। ਤਦ ਹੀ ਉਸ ਦਾ ਪਿਆਰ-ਪ੍ਰੀਤ ਵਰਨਣ ਕਰਨ ਵਿਚ ਆਉਂਦਾ ਹੈ॥ ੨॥ 
੫੦॥ 


ਦੋਹਿਰਾ: ਜਯਤੇ ਤਾਰਣਹਾਰ ਗੁਰ ਤਾਰ ਦੀਏ ਰੰਘਰੇਟੜੇ/ 
ਗੁਰ ਪਾਰਸ਼ ਨੇ ਕਰ ਦੀਏ ਰੰਘਰੇਟੇ ਗੁਰ ਬੇਟੜੇ/ ੧/ ੫੧॥ 
ਅਰਥ : ਹੇ ਭਾਈ ਜੈਤੇ! ਆਖ ਕਿ ਤਾਰਨਹਾਰ ਸਤਿਗੁਰੂ ਜੀ ਨੇ ਰੰਘਰੇਟਿਆਂ ਨੂੰ 
ਤਾਰ ਦਿੱਤਾ। ਪਾਰਸ ਰੂਪੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਛਾਤੀ ਨਾਲ ਲਾ ਕੇ, 
ਪਿਆਰ/ਅਸੀਸ ਦੇ ਕੇ ਰੰਘਰੇਟਿਆਂ ਨੂੰ ਗੁਰੂ ਦੇ ਪੁੱਤਰ ਬਣਾ ਦਿੱਤਾ॥ ੧॥ ੫੧॥ 


ਕਬਿਤ: ਕਾਹੇ ਦਿਲੀ ਵਾਲੋਂ ਸਿਖ ਗੁਰੂ ਤੇ ਬੇਮੁਖ ਹੋਇ, 
ਕਾਹੇ ਨ੍ਰ ਨਗੰਭੇ ਨਹਿ ਗੁਰੁ ਪ੍ਰਮਾਨਯੋ'/ 
ਕਾਹੇ ਗੁਰ ਸ਼ਿਖਨ ਕੈ ਮਨ ਲਜਿਆਏ” ਨਾਹੀਂ, 
ਕਾਹੇ ਨਾਗੀ ਤੁਰਕੂ ਭੀ ਸਿਖ ਪਹਿਚਾਨਯੋ'/ 
ਕਾਹੇ ਨਵ ਸ੍ਰੋਣਤ ਅਭਾਖ ਰਹਿਓ ਸੰਗ ਸਮ; 


2੨. ਮਾੜਾ ਕਰਮ, ਕੁਕਰਮ, ੭੩. ਪ੍ਰਭੂ-ਸੇਵਕਾਂ, ੭੪. ਸ਼ਰਮਸਾਰ, ੭੫. ਮੁਗ਼ਲ, ਮੁਸਲਮਾਨ 
ਚਿਤ ਕਲਗੀਧਰ ਜੀ ਕਾ / 155 


ਕਾਹੇ ਨਾਗੀ' ਹਿੰਦ ਸੁ ਖੁਨਸ਼ ਮਨਹਿਂ ਆਨਯੋ/ 
ਕਾਹੇ ਭੁਜ ਦੰਡ ਭੀ ਆਸਕਤਿ ਭਏ ਤ੍ਰਿਣ ਸਮ, 
ਕਾਹੇ ਬਡ ਬੋਧ ਕਰਤਵਯ ਨਹੀ ਜਾਨਯੋਂ/ ੧/ ੫੨॥ 
ਅਰਥ : ਦਿੱਲੀ ਵਾਲੇ ਸਿੱਖ ਗੁਰੂ ਜੀ ਤੋਂ ਬੇਮੁਖ ਕਿਉਂ ਹੋ ਗਏ? ਕਿਉਂ' ਉਨ੍ਹਾਂ 
ਇਸਤਰੀ-ਪੁਰਖਾਂ ਨੇ ਗੁਰੂ ਨੂੰ ਸਵੀਕਾਰ ਨਾ ਕੀਤਾ? ਕਿਉਂ ਗੁਰੂ ਤੋਂ ਬੇਮੁਖ ਹੋ ਕੇ ਸਿੱਖਾਂ 
ਦੇ ਮਨ ਸ਼ਰਮਸਾਰ ਨਹੀਂ ਹੋਏ? ਕੀ ਕਾਰਨ ਸੀ ਜਿਸ ਕਰਕੇ ਤੁਰਕ (ਮੁਗ਼ਲ) ਵੀ ਸਿੱਖਾਂ 
ਨੂੰ ਪਹਿਚਾਣ ਨਾ ਸਕੇ? ਕਿਉਂ ਨੌਜਵਾਨ ਪੱਥਰ ਵਾਂਗ ਖ਼ਾਮੋਸ਼ ਰਹੇ? ਕਿਉਂ' 
ਹਿੰਦੁਸਤਾਨੀਆਂ ਦੇ ਮਨ ਵਿਚ ਉਬਾਲਾ ਨਾ ਆਇਆ? 
ਕਿਉਂ ਉਨ੍ਹਾਂ ਦੀਆਂ ਬਾਹਾਂ ਦੀ ਤਾਕਤ ਤੀਲਿਆਂ ਵਾਂਗ ਕਮਜ਼ੋਰ ਹੋ ਗਈ? ਕਿਉਂ 
ਉਨ੍ਹਾਂ ਨੇ ਧਰਮ ਹੇਤ ਲੜ-ਮਰ ਕੇ ਸ਼ਹੀਦ ਹੋਣ ਦਾ ਵੱਡਾ ਗਿਆਨ ਮੰਤਵ ਨਹੀਂ 
ਸਮਝਿਆ?॥ ੧॥੫੨॥ 


ਯਾਗੀ ਸ਼ ਬਿਚਾਰ ਗੁਰ ਮਨ ਲੀਨਾ ਧਾਰ ਅਬ, 
ਸਿਖ ਕਉ ਅਯੁਧ“ ਸਭ ਹਾਥ ਪਕੜਾਊਂਗੇਂ/ 
ਸਾਬਤ ਸ੍ਰੂਪ ਸਿਖ ਜਤੀ ਸਤੀ ਹੋਇਗੌ ਅੰ, 
ਗਿਆਨੀ ਧਿਆਨੀ ਯੋਧਾ ਗੁਗਸਿਖ ਕੇ ਬਨਾਊਂਗੋਂ/ 


ਕੌਟਨ ਮਹਿ ਸ਼ੋਭਾ ਅਰ ਦਿਖ ਪ੍ਰਮਾਨ ਪਾਵੈ, 

ਐਸੋ ਹੀ ਅਨੂਪ ਰੂਪ ਸਿਖ ਕੋਂ ਸਜਾਊਂਗੇਂ। 

ਦੀਨਨ ਕਾ ਸ਼ਖਾ ਬਡ ਸਿਖ ਮੇਰੋ ਹੋਇਗੇ ਔਂ, 

ਦੰਡ ਨੀਤ ਬਿਦਿਆ ਕੌ ਬੋਧ ਕਰਵਾਂਊਗੇਂ / ੨॥ ੫੨੩॥ 

ਅਰਥ: ਇਹ ਵਿਚਾਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਨ ਵਿਚ ਪੱਕਾ ਕਰ ਲਿਆ 
ਕਿ ਹੁਣ ਮੈਂ ਸਭ ਸਿੱਖਾਂ ਦੇ ਹੱਥ ਵਿਚ ਸ਼ਸਤ੍‌ ਫੜਾਵਾਂਗਾ। ਸਿੱਖ ਸਾਬਤ ਸੂਰਤ, ਜਤੀ, 
ਸਤੀ ਹੋਣਗੇ ਅਤੇ ਮੈਂ ਗੁਰਸਿੱਖਾਂ ਨੂੰ ਗਿਆਨੀ-ਧਿਆਨੀ (ਹੋਣ ਦੇ ਨਾਲ-ਨਾਲ) ਯੋਧੇ 
ਵੀ ਬਣਾਵਾਂਗਾ। ਜਿਸ ਦੀ ਕ੍ਰੌੜਾਂ (ਲੋਕਾਂ) ਵਿਚ ਸੋਭਾ ਤੇ ਦਿੱਖ ਸਿੱਖ ਹੋਣ ਦਾ ਪ੍ਰਮਾਣ 
ਦੇਵੇ, ਇਸ ਤਰ੍ਹਾਂ ਦਾ ਵਿਲੋਂਖਣ ਸਰੂਪ ਦੇ ਕੇ ਸਿੱਖ ਨੂੰ ਸਜਾਵਾਂਗਾ। ਮੇਰਾ ਸਿੱਖ ਦੁਖੀਆਂ 
ਦਾ ਵੱਡਾ ਮਿੱਤਰ ਹੋਵੇਗਾ ਅਤੇ ਮੈਂ ਆਪਣੇ ਸਿੱਖ ਨੂੰ ਰਾਜਨੀਤੀ ਦੰਡ ਵਿੱਦਿਆ ਦਾ 
ਗਿਆਨ ਵੀ ਬਖ਼ਸ਼ਾਂਗਾ॥ ੨॥ ੫੩॥ 


ਕੇਤੇ ਦਿਨ ਦਮਦਮਹਿ ਬੈਠਿ ਕੇ, 
ਸ਼ਤਿਗੁਰ ਚਿੰਤਨ ਚੀਤ ਲਗਾਲੋਂ/ 


੭੬. ਕ੍ਰੌਧ, ਗੁੱਸਾ, ਈਰਖਾ, ਉਬਾਲਾ, ੭੭. ਹਥਿਆਰ, ਸ਼ਸਤਰ, ਯੁੱਧ ਵਿਚ ਸਹਾਇਕ ਸੰਖ, 
ਰਣਸਿੰਘਾ ਆਦਿ, ੭੮. ਰਾਜਨੀਤੀ 


156 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਤਿਹ ਕਿਛ ਘਿਰਤ” ਕਨਾਤ ਕੁਸ਼ਾ'” ਕਉ, 
ਏਕਠਿ ਕਰਕੈ ਅਗਨਿ ਜਲਾਯੋਂ। 
ਅਗਨਿ/ਸੈਖਾ”` ਅਤਿ ਊਚ ਭਈ ਤਉ, 
ਮਿਆਨ ਬਿਨਾ ਗੁਰ ਤੇਗ ਲਹਿਰਾਯੋ/ 
ਚਲਤਿ ਭਏ ਦਮਦਮਹਿਂ ਤੈ ਤਬ ਹ), 
ਜੈ ਤੋਗੰ ਜੈ ਤੋਗੰ ਗਾਯੋਂ॥ ੧॥ ੫੪॥ 

ਅਰਥ : ਕਈ ਦਿਨ ਦਮਦਮਾ ਸਾਹਿਬ ਵਿਖੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਨ 
ਵਿਚ ਵਿਚਾਰ ਕੀਤੀ। ਫਿਰ ਇਕ ਦਿਨ ਕੁਝ ਦੱਭ ਤੇ ਘਿਓ ਇਕੱਠਾ ਕਰਕੇ ਅੱਗ ਲਗਾ 
ਦਿੱਤੀ। ਜਦੋਂ ਅੱਗ ਦੀ ਲਾਟ ਬਹੁਤ ਉੱਚੀ ਉੱਠੀ ਤਾਂ ਸਤਿਗੁਰੂ ਜੀ (ਬਜ਼ੈਰ ਮਿਆਨ 
ਦੇ) ਨੰਗੀ ਤਲਵਾਰ ਲਹਿਰਾਉਂਦੇ ਤੇ 'ਜੈ ਤੇਗੰ” 'ਜੈ ਤੇਗ” ਅਲਾਪਦੇ ਦਮਦਮੇ ਤੋਂ ਚਲ 
ਪਏ॥ ੧॥੫੪॥ 


ਜਬ ਕਿਛ ਮਾਤ ਬੰਧ /ਸਖ ਪੁਛਾਹਿਂ, 
ਜੈ ਤੋਗੀ ਜੈ ਤੋਗੰ ਸ਼ਨਾਯੋਂ/ 
ਅਬ ਤੈ ਸਿਖ ਜੰਗੀ % ਜੋਗੀ; 
ਗਿਆਨੀ ਹੋਇਗੋਂ ਮੁਖਹੰ ਅਲਾਯੋ / 
ਚਾਰਹੁੰ ਦਿਸ਼ ਕਉਂ ਲਿਖ ਸੰਦੇਸੇ, 

ਸਤਿਗੁਰ ਸਿਥ੍ਹੁੰ ਕੌ ਝਲਵਾਯੋ/ 

ਸਸ਼ਤਰ ਬਸਤਰ ਅੰ ਬਰ ਅਸਤ੍ਰ, 

ਸ਼ਬ ਸੰਗ ਆਨੰ ਇਹੈ ਬਤਾਯੋ॥ ੨॥ ੫੫4 

ਅਰਥ : ਹੱਥ ਵਿਚ ਨੰਗੀ ਤਲਵਾਰ ਲਹਿਰਾਉਂਦੇ ਤੇ 'ਜੈ ਤੇਗੰ, ਜੈ ਤੇਗੰ” ਗਾ ਰਹੇ 
ਸਤਿਗੁਰੂ ਜੀ ਨੂੰ ਵੇਖ ਕੇ ਗੁਰੂ ਜੀ ਵੱਲੋਂ ਰਚੇ ਜਾਂ ਰਚਣ ਵਾਲੇ ਕੌਤਕ ਬਾਰੇ ਜਦੋਂ ਕੁਛ 
ਮਾਤਾ ਜੀ, ਰਿਸ਼ਤੇਦਾਰ ਤੇ ਸਿੱਖ ਪੁੱਛਣ ਲੌਂਗੇ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਤੇਗ਼ ਦੀ ਜੈ ਜੈ 
ਕਾਰ ਸੁਣਾਈ ਤੇ ਦੱਸਿਆ ਕਿ ਹੁਣ ਤੋਂ ਮੇਰੇ ਸਿੱਖ ਜੰਗ ਵਿਚ ਲੜਨ ਵਾਲੇ ਜੋਧੇ, ਨਾਮ- 
ਅਭਿਆਸੀ ਜੋਗੀ ਤੇ ਗਿਆਨੀ ਹੋਣਗੇ। ਫਿਰ ਸਤਿਗੁਰੂ ਜੀ ਨੇ ਚਾਰੇ ਪਾਸੇ ਹੁਕਮਨਾਮੇ 
ਭੇਜੇ ਤੇ ਸਿੱਖਾਂ ਨੂੰ ਅਨੰਦਪੁਰ ਸਾਹਿਬ ਵਿਖੇ ਬੁਲਾਇਆ। ਗੁਰੂ ਜੀ ਨੇ ਸਿੱਖਾਂ ਨੂੰ ਨਾਲ 
ਵਧੀਆ ਸ਼ਸਤਰ ਬਸਤਰ ਤੇ ਘੋੜੇ ਆਦਿ ਲੈ ਕੇ ਆਉਣ ਲਈ ਕਿਹਾ॥ ੨॥ ੫੫॥ 

ਆਇ ਜੁਰੇ ਦਮਦਮਾਹਿਂ ਸ਼ ਸਿਖ ਗਨ; 

ਸ਼ਤਿਗੁਰ ਬੀਚ ਦੀਵਾਨ ਸੁਹਾਯੋ/ 


ਧੂਹ ਿਪਾਨ ਥੋੜਿ`" ਤੇ ਬਾਹਰ, 
ਸ਼ਿਖਨ ਕਉ ਮੁਖ ਐਸ ਅਲਾਯੋਂ/ 


੭੯. ਘਿਉ, ੮੦. ਦੱਭ, ੮੧. ਅੱਗ ਦੀਆਂ ਲਾਟਾਂ, ੮੨. ਮਿਆਨ। 
ਚਿਤ੍ਰ ਕਲਗੀਧਰ ਜੀ ਕਾ / 157 


ਕੋਊ ਸਿਖ ਹੋਇ ਤਉ ਦੀਜੈ, 

ਸੀਸ਼ ਮੋਹਿ ਅਬ ਹੀ ਫੁਰਮਾਯੋਂ/ 

ਦੋਇ ਕਰ ਜੋਰ" ਉਠਯੋਂ ਇਕ ਸੇਵਕ, 

ਬਿਨਤੀ ਕਰ ਉਰ ਹਰਖ ਮਨਾਯੋਂ॥ ੩॥ ੫੬॥ 

ਅਰਥ : ਸਤਿਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਗੁਰਸਿੱਖਾਂ ਦਾ ਵੱਡਾ 
ਇਕੱਠ ਆਣ ਦਮਦਮਹਿ ਜੁੜਿਆ। ਸਤਿਗੁਰੂ ਜੀ ਵੀ ਆ ਦੀਵਾਨ ਵਿਚ ਸਜੇ। ਫਿਰ 
(ਸਤਿਗੁਰੂ ਜੀ ਨੇ ਬੜੇ ਜੋਸ਼ ਨਾਲ) ਮਿਆਨ ਵਿੱਚੋਂ ਕ੍ਰਿਪਾਨ ਖਿੱਚ ਕੇ ਬਾਹਰ ਕੱਢੀ ਅਤੇ 
ਪਾਵਨ ਮੁਖ ਤੋਂ' ਸਿੱਖਾਂ ਨੂੰ ਹੁਕਮ ਕੀਤਾ ਕਿ ਕੋਈ ਸਿੱਖ ਮੈਨੂੰ ਹੁਣੇ ਆਪਣਾ ਸਿਰ ਦੇਵੇ। 
ਇਹ ਸੁਣ ਕੇ ਇਕ ਸਿੱਖ ਦੋਵੇਂ ਹੱਥ ਜੋੜ ਕੇ ਉੱਠ ਖੜ੍ਹਾ ਹੋਇਆ ਤੇ ਮਨ ਵਿਚ ਖ਼ੁਸ਼ੀ 
ਮਨਾਉਂਦਾ ਬੇਨਤੀ ਕਰਨ ਲੋਂਗਾ :॥ ੩॥ ੫੬॥ 


ਦੀਨ ਦਿਆਲ ਕਿਪਾ ਕੰ ਸ਼ਾਗਗ, 

ਮਮ ਸਿਰ ਕਉਂ ਨਿਜ ਲੋਖੇ ਪਾਯੋਂ। 

ਸ਼ਤਿਗੁਰ ਬਾਹਿਂ ਪਕਰ ਤਿਸ ਸਿਖ ਕਉ, 

ਨਿਕਟ ਤੰਬੂ ਮਹਿਂ ਜਾਇ ਬਿਠਾਯੋਂ/ 

ਫੁਨ ਦੀਵਾਨ ਮਹਿ ਐਸ ਉਚਾਰਾ, 

ਅਵਰ ਏਕੁ ਕੋਇ ਸੀਸ ਲਗਾਯੋ/ 

ਪੁਨ” ਇਕ ਸਿਖ ਕਗੀ” ਕਰ ਜੋਰੈ, 

ਸਤਿਗੁਰ ਸੇਵ ਮੋਹਿ ਏਹੁ ਭਾਯੋਂ ॥ 8/ ੫੭॥ 

ਅਰਥ : ਹੇ ਦੀਨਾਂ 'ਤੇ ਦਇਆ ਕਰਨ ਵਾਲੇ ਕ੍ਰਿਪਾ ਦੇ ਸਾਗਰ ਸਤਿਗੁਰੂ ਜੀ ! ਮੇਰੇ 
ਸਿਰ ਨੂੰ ਆਪਣੇ ਲੇਖੇ ਵਿਚ ਪਾ ਲਵੋਂ। ਸਤਿਗੁਰੂ ਜੀ ਨੇ ਉਸ ਸਿੱਖ ਨੂੰ ਬਾਹੋਂ ਫੜ ਕੇ ਨੇੜੇ 
ਤੰਬੂ ਵਿਚ ਜਾ ਬਿਠਾਇਆ। ਫਿਰ ਦੀਵਾਨ ਵਿਚ ਆ ਕੇ ਇਸ ਤਰ੍ਹਾਂ ਬੋਲੇ ਕਿ ਕੋਈ ਇਕ 
ਹੋਰ ਸਿੱਖ ਆਪਣਾ ਸੀਸ ਸਾਡੇ ਲੇਖੇ ਵਿਚ ਲਾਵੋ। ਦੂਸਰੀ ਵਾਰ ਇਕ ਹੋਰ ਸਿੱਖ ਨੇ ਦੋਵੇਂ 
ਹੱਥ ਜੋੜ ਕੇ ਕਿਹਾ, “ਸਤਿਗੁਰੂ ਜੀ ਇਹ ਸੇਵਾ ਮੈਨੂੰ ਭਾਉਂਦੀ ਹੈ”॥ ੪॥ ੫੭॥ 


ਪੁਨ ਤੰਲੂ ਤੋਂ ਬਾਹਰ ਨ ਆਲੋਂ/ 


੮੩. ਹੱਥ ਜੋੜ ਕੇ, ੮੪. ਖ਼ੁਸ਼ੀ, ੮੫. ਮੇਰਾ, ੮੬. ਹੋਰ, ੮੭. ਫਿਰ, ੮੮. ਆਖੀ, ੮੯. ਬਿਠਾਇਆ, 
ਲੈ ਗਏ, ੯੦. ਇਸ ਤਰ੍ਹਾਂ, ੯੧. ਵਾਰੀ 


158 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਖ਼ੁਸ਼ਰ ਮੁਸ਼ਰ ਸ਼ਿਖਨ ਮਹਿਂ ਹੋਇਹੈ', 
ਪਾਂਚਹੁੰ ਕੌ ਗੁਰ ਮਾਰ ਮੁਕਾਲੋ॥ ੫) ੫੮4 


ਅਰਥ : ਉਸ ਸਿੱਖ ਨੂੰ ਵੀ ਸਤਿਗੁਰੂ ਜੀ ਬਾਹੋਂ ਪਕੜ ਕੇ ਤੰਬੂ ਵਿਚ ਲੈ ਗਏ। ਇਸ 
ਤਰ੍ਹਾਂ ਸਤਿਗੁਰੂ ਜੀ ਨੇ ਵਾਰੀ-ਵਾਰੀ ਪੰਜਾਂ ਸਿੱਖਾਂ ਨੂੰ ਲਿਜਾ ਕੇ ਤੰਬੂ ਵਿਚ ਬਿਠਾਇਆ। 
ਕਿੰਨਾ ਚਿਰ ਹੋ ਗਿਆ ਤੇ ਸਤਿਗੁਰ ਜੀ ਫਿਰ ਤੰਬੂ ਤੋਂ ਬਾਹਰ ਨਾ ਆਏ। ਇਹ ਵੇਖ ਕੇ 
ਦੀਵਾਨ ਵਿਚ ਬੈਠੇ ਸਿੱਖਾਂ ਵਿਚ ਘੁਸਰ-ਮੁਸਰ ਹੋਣ ਲੌਂਗ ਪਈ ਕਿ ਲੌਂਗਦਾ ਹੈ ਕਿ ਪੰਜਾਂ 
ਸਿੱਖਾਂ ਨੂੰ ਗੁਰੂ ਜੀ ਨੇ ਮਾਰ ਮੁਕਾਇਆ ਹੈ॥ ੫॥ ੫੮॥ 


ਧੀਰੈ ਧੀਰੈ ਨਿਕਸ਼ਨ ਲਾਗੇ, 

ਜਿਹ ਸਿਖ ਕਾਚਾ ਨਾਮ ਧਰਾਯੋ/ 

ਕਿਛ ਕਿਛ ਬੈਠ ਰਹਯੋਂ ਨਹਿਂ ਗਮਨੇ, 

ਕਿਵ ਗੁਰ ਘਰ ਮਹਿਂ ਮਾਨ ਰਹਾਯੋ/ 

ਕਿਛ ਪੂਰੇ ਪ੍ਰੇਮੀ ਪਦ ਪੰਕਜ, 

ਬੈਠ ਰਹਯੋ ਨਹਿਂ ਬਾਗੀ ਆਯੋ। 

ਅਬ ਕਾ ਬਾਰ ਸ਼ ਮੰਚ ਸੁਹਾਏ, 

ਪਾਂਚ ਸਿਖਨ ਕਉ ਸਿੰਘ ਸ਼ਜਾਯੋ॥ ੬॥ ੫੬॥ 

ਅਰਥ : ਨਾਮ ਧਰੀਕ/ਕੱਚੇ ਸਿੱਖ ਹੌਲੀ-ਹੌਲੀ ਦੀਵਾਨ ਵਿੱਚੋਂ ਖਿਸਕਣ ਲੋਂਗੇ। ਕੁਝ 
ਬੈਠੇ ਰਹੇ, ਉਹ ਨਾ ਗਏ ਕਿ ਕਿਸੇ ਤਰ੍ਹਾਂ ਸਾਡਾ ਗੁਰੂ-ਘਰ ਵਿਚ ਮਾਣ ਰਹਿ ਜਾਵੇ। ਕੁਝ 
ਪੂਰੇ ਸਿੱਖ ਗੁਰੂ-ਚਰਨਾਂ ਦੇ ਪ੍ਰੇਮੀ ਬੈਠੇ ਰਹੇ ਪਰ ਉਨ੍ਹਾਂ ਦੀ (ਸੀਸ ਭੇਂਟ ਕਰਨ ਦੀ) ਵਾਰੀ 
ਨਾ ਆਈ। ਇਸ ਵਾਰ ਸਤਿਗੁਰੂ ਜੀ ਪੰਜਾਂ ਸਿੱਖਾਂ ਨੂੰ ਸਿੰਘ ਸਜਾ ਕੇ (ਤੰਬੂ ਵਿੱਚੋਂ) ਨਾਲ 
ਲੈ ਕੇ ਸਟੇਜ 'ਤੇ ਆ ਸਜੇ॥ ੬॥ ੫੯॥ 


ਬੀਚ ਸ਼ਭਾ ਮਹਿਂ ਬੈਠ ਕੇ ਸਤਿਗੁਰ, 

ਰਹਿਤ ਕੁਗਹਿਤ ਸ਼ਬਹਿ ਸਮਝਾਯੋ/ 

ਤੇਜ ਲਿਲਾਟ ਨਿਹਾਰ ।ਸਿੰਘਨ ਕੇ; 

ਸਿਖ ਦੁਚਿਤੇ ਅਤਿ ਖੁਣਸਾਯੋ' । 
ਨ 

ਸ਼ਬਹਿਨ ਕੈ ਮਨ ਅਤਿ ਭਰਮਾਯੋਂ/ 
ਸ਼ਰਧਾਹਨ ਭਏ ਅਤਿ ਬੌਨੇ, 

ਗੁਰ ਮਹਿਮਾ ਕੋ ਭੇਦ ਨ ਪਾਲੋ ॥੭॥ ੬੦4 


ਅਰਥ : ਦੀਵਾਨ ਵਿਚ ਬੈਠ ਕੇ ਸਤਿਗੁਰ ਜੀ ਨੇ ਸਿੱਖਾਂ ਨੂੰ ਸਭ ਰਹਿਤਾਂ-ਕੁਰਹਿਤਾਂ 


੨ =-੨ 


ਬਾਰੇ ਸਮਝਾਇਆ। ਸਿੰਘ ਸਜੇ ਹੋਏ ਪੰਜਾਂ ਸਿੱਖਾਂ ਦੇ ਮਸਤਕ ਦਾ ਤੇਜ-ਪ੍ਰਤਾਪ ਵੇਖ ਕੇ 
੯੨. ਨਹੀਂ ਗਏ, ੯੩. ਚਰਨ ਕੰਵਲ, ੯੪. ਵਾਰੀ, ੯੫. ਔਖੇ, ੯੬. ਨਿੱਕੇ 
ਚਿਤ੍ਰ ਕਲਗੀਧਰ ਜੀ ਕਾ / 159 


ਦੋਚਿੱਤੀ ਵਾਲੇ ਸਿੱਖ ਬਹੁਤ ਔਖੇ ਹੋਏ ਕਿ ਫੇਰ ਇਹ ਸਿੱਖ ਜੀਵਤ ਕਿਵੇਂ ਹੋ ਗਏ।ਸਭ ਦੇ 
ਮਨ ਵਿਚ ਬਹੁਤ ਭਰਮ ਪੈਦਾ ਹੋ ਗਿਆ। ਉਹ ਸ਼ਰਧਾਹੀਣ ਸੋਚ ਪੱਖ ਤੋਂ ਬਹੁਤ ਨਿੱਕੇ ਹੋ 
ਗਏ। ਉਹ ਲੋਕ ਗੁਰੂ ਜੀ ਦੀ ਮਹਿਮਾ ਨੂੰ ਸਮਝ ਨਾ ਸਕੇ॥ ੭॥ ੬੦॥ 


ਸੋਰਠਾ : ਸ਼ਿਖਨ ਹੋਤ ਪਿਆਰ ਗੁਰ ਦਸਮੋਸ ਕਰਦਾ/ 
ਹੋਯਾ ਨਦਰਿ ਨਿਹਾਲ ਜਿਸ਼ ਨੇ ਦੀਦਾਰ ਪਾ ਲਿਆ॥ ੧॥ ੬੧॥ 
ਅਰਥ : ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਨਾਲ ਬਹੁਤ 
ਪਿਆਰ ਕਰਦੇ ਹਨ। ਜਿਸ ਨੇ ਵੀ ਗੁਰੂ ਜੀ ਦੇ ਦਰਸ਼ਨ ਕਰ ਲਏ, ਉਹ ਗੁਰੂ ਦੀ ਮਿਹਰ 
ਭਰੀ ਨਜ਼ਰ ਨਾਲ ਨਿਹਾਲ ਹੋ ਗਿਆ॥ ੧॥ ੬੧॥ 


ਚਲਹੁ ਅਨੰਦਪੁਰ ਸ਼ਹਿਰ ਚੰਨ ਮਾਹੀ ਸਦ ਕਰਦਾ/ 
ਲਾਗੇ ਪਹਿਲੇ ਪਹਿਰ ਮਾਹੀ ਦਾ ਦੀਦਾਰ ਹੋ ਗਿਆ॥ ੨/ ੬੨॥ 

ਅਰਥ : ਹੇ ਭਾਈ ! ਆਓ, ਅਨੰਦਪੁਰ ਸਾਹਿਬ ਚੱਲੀਏ, ਮੇਰਾ ਚੰਨ ਮਾਹੀ/ਦਸਮ 
ਗੁਰੂ ਅਵਾਜ਼ ਮਾਰ ਰਿਹਾ ਹੈ। ਹੇ ਭਾਈ ! ਜਦੋਂ ਪਹਿਲੇ ਪਹਿਰ ਜਾਗ (ਤੇ ਸੁਰਤਿ ਗੁਰੂ ਜੀ 
ਦੇ ਸ਼ਬਦ ਨਾਲ ਜੋੜੀ) ਤਾਂ ਸਤਿਗੁਰੂ ਜੀ ਦੇ ਦਰਸ਼ਨ ਹੋ ਗਏ॥੨॥ ੬੨॥ 


ਅੜਿਲ: ਗੁਰ ਸਿਖ ਧੁਰ ਲਿਲਾਟ ਨਿਮਰਤਾ ਲਾਵਈ/ 
ਸਤਿ ਸੰਗਤਿ ਗੁਣ ਗਿਆਨ ਚਤੁਰਤਾ ਆਵਈ)/ 
ਸਤਿ ਸ਼ੰਗਤਿ ਕੀ ਸ਼ੇਵ ਸ਼ਗੀਰ ਪਵਿਤ੍ਰਾ/ 
ਸ਼ਤਿ ਸੰਗਤਿ ਕੰ ਸੰਗ ਸੇਵਕ ਭੀ ਤਰਾ ੧॥ ੬੩॥ 
ਅਰਥ : ਗੁਰੂ ਦਾ ਸਿੱਖ ਗੁਰੂ-ਚਰਨਾਂ ਦੀ ਧੂੜ ਆਪਣੇ ਮਸਤਕ 'ਤੇ ਨਿਮਰਤਾ 
ਸਹਿਤ ਲਗਾਉਂਦਾ ਹੈ। ਸਤਿ ਸੰਗਤ ਵਿਚ ਜਾ ਕੇ ਸਿੱਖ ਨੂੰ ਸ਼ੁਭ ਗੁਣ, ਗਿਆਨ ਤੇ 
ਸਿਆਣਪ ਪ੍ਰਾਪਤ ਹੁੰਦੀ ਹੈ। ਸਤਿ ਸੰਗਤ ਦੀ ਸੇਵਾ ਕਰਨ ਨਾਲ ਸਰੀਰ ਪਵਿੱਤਰ ਹੋ 
ਜਾਂਦਾ ਹੈ। ਸੇਵਾ-ਸਿਮਰਨ ਕਰਨ ਵਾਲਾ ਸਿੱਖ ਵੀ ਸਤਿ ਸੰਗਤ ਦੇ ਨਾਲ ਭਵਸਾਗਰ 
ਤਰ ਜਾਂਦਾ ਹੈ॥ ੧॥ ੬੩॥ 
ਸਤਿ ਸੰਗਤਿ ਪ੍ਰਸਾਦਿ ਮੋਹਿ ਗੁਰ ਦੀਜਲੋ/ 
ਸ਼ਤਿ ਸੰਗਤਿ ਪਦ ਸੂਰ” ਪ੍ਰਭੂ ਮੋਹਿ ਕੀਜਯੋ' / 
ਦੁਸ਼ਟ ਦਮਨ ਰਣ ਖੇਤ ਤਵ ਬਲ ਤੈ ਕਰੂੰ/ 
ਪ੍ਰਮਾਰਥ ਕੇ ਹੇਤੁ ਰਣ ਮਾਹਿੰ ਧਰ ਪ੍ਰੰ॥ ੨॥ ੬8॥ 
ਅਰਥ : ਹੇ ਸਤਿਗੁਰੂ ਜੀਓ! ਕ੍ਰਿਪਾ ਕਰਕੇ ਮੈਨੂੰ ਸਤਿ ਸੰਗਤ (ਕਰਨ ਦੀ ਦਾਤ) 
ਬਖ਼ਸ਼ੋ। ਹੇ ਪ੍ਰਭੂ ! ਮੈਨੂੰ ਸਤਿ ਸੰਗਤ ਦੇ ਚਰਨਾਂ ਦੀ ਧੂੜ ਬਣਾ ਦੇਵੋ। ਤੁਹਾਡੇ ਬਲ ਬਖ਼ਸ਼ਿਸ਼ 


੯੭. ਚਰਨ-ਧੂੜ, ੯੮. ਕਰ ਦੇਵੋ, ਬਣਾ ਦੇਵੋ, ੯੯. ਪਿਆਰ, ਵਾਸਤੇ, ਹਿਤ 
160 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਦੁਆਰਾ ਮੈ ਜੰਗ ਦੇ ਮੈਦਾਨ ਵਿਚ ਦੁਸ਼ਟਾਂ ਦਾ ਨਾਸ ਕਰਾਂ ਤੇ ਧਰਮ/ਪਰਮਾਰਥ ਹਿਤ 
ਰਣ ਵਿਚ ਪ੍ਰਾਣ ਤਿਆਗਾਂ॥ ੨॥ ੬੪॥ 
ਕਬਿਤ : ਧਰਮ ਕਰਮ ਪੁੰਨ ਦਾਨ ਇਸ਼ਨਾਨ ਸਬਹਿ, 
ਹਾਥਨ '”” ਤੁਫੰਗ"”” ਤਰਵਾਰ ਕਉਂ ਪਹਿਚਾਨ ਹੂੰ/ 
ਤਬਕਾ ਤਬਰ ਖੰਡੋਂ ਤੀਰ ਅਰ ਸੈਫ ਸੋਥੀ੍‌ 
ਇਨੀ ਕੌ ਸ਼ੰਗ ਸਚਾਨੰਦ ਪ੍ਰਮਾਨ ਹੂੰ/ 
ਅਸ਼ ਕ੍ਰਿਪਾਨ ਅਰ ਖੜਗ ਸ਼ਰੋਗੀ ਜੋਤ; 
ਪੀਰਨ ਕੇ ਪੀਰ ਸਾਖੀ ਜੀਤ ਕੀ ਹਉਂ ਜਾਨ ਹੁ। 
ਇਨ ਹੀ ਕਉਂ ਚੀਤ ਧਰ ਉਤਰਹੂੰ ਮੈਦਾਨਿ ਜਬਹਿ, 
ਇਨ ਹੀ ਕੈ ਬਲ ਸ਼ਬਹਿ ਜੁਧ ਜਿਤੋ ਮਾਨ ਹੂੰ॥ ੧ ੬੫॥ 


ਅਰਥ : (ਸਤਿਗੁਰੂ ਜੀ ਦੀ ਕ੍ਰਿਪਾ ਨਾਲ) ਸੈਂ ਧਰਮ ਕਰਮ ਪੁੰਨ ਦਾਨ ਇਸ਼ਨਾਨ 
ਸਭ ਤੇ ਹੱਥਾਂ ਵਿਚ ਬੰਦੂਕ, ਤਲਵਾਰ, ਫੜਨ ਦਾ ਮਕਸਦ ਪਹਿਚਾਣਿਆ ਹੈ। ਤਬਕ 
ਤਬਰ ਖੰਡਾ ਤੀਰ ਅਤੇ ਸੈਫ ਸੈਥੀ ਇਨ੍ਹਾਂ ਦੇ ਨਾਲ ਸੱਚੇ ਅਨੰਦ ਦਾ ਪ੍ਰਗਟਾਵਾ ਹੈ। ਅਸ 
ਕ੍ਰਿਪਾਨ ਅਤੇ ਖੜਗ ਸਰੋਹੀ ਆਦਿ ਜਿੰਨੇ ਸ਼ਸਤਰ- -ਅਸਤ੍੍‌ ਹਨ ਮੈਂ' ਇਨ੍ਹਾਂ ਨੂੰ ਪੀਰ ਦੇ 
ਪੀਰ ਤੇ ਜਿੱਤ ਦੇ ਗਵਾਹ ਜਾਣਿਆ ਹੈ। ਇਨ੍ਹਾਂ ਨੂੰ ਚਿੱਤ ਵਿਚ ਰੱਖ ਕੇ ਜਦੋਂ ਜੰਗ ਦੇ 
ਮੈਦਾਨ ਵਿਚ ਜਾਵਾਂ ਤਾਂ ਇਨ੍ਹਾਂ ਦੇ ਬਲ ਨਾਲ ਸਭ ਜੁੱਧ ਜਿੱਤੇ ਮੰਨਦਾ ਹਾਂ॥ ੧॥ ੬੫॥ 


ਦੋਹਿਰਾ : ਤੇਗ ਤੂ ਗੀ ਤੂ ਗੀ ਤਬਰ ਤੂ ਬੰਦੂਕ ਹਮਾਰ। 
ਤੋਗਹਿ ਹੀ ਬਲ ਜੀਤ ਹੈ ਜਯਤੇ ਕੀ ਜਯਕਾਰ॥ ੧॥ ੬੬॥ 


ਅਰਥ : ਹੇ ਪਰਮਾਤਮਾ !ਮੇਰੇ ਲਈ ਤੂੰ ਹੀ ਮੇਰੀ ਤੇਗ, ਤਬਰ ਤੇ ਬੰਦੂਕ ਹੈਂ ਅਤੇ ਤੇਰੇ 
ਬਲ-ਪ੍ਰਤਾਪ ਨਾਲ ਹੀ ਤੇਰੇ ਸੇਵਕ ਜੈਤੇ ਦੀ ਜੈ ਜੈ ਕਾਰ ਰੈ॥ ੧॥ ੬੬॥ 


ਝਿਪ ਨਾਗੀ”" ਹਰ ਲੀਨ ਹੈ' ਤੁਰਕ ਕੁਮਤਿ ਕਗੇਇਂ। 

ਅਵਰਨ ਮਤਿ ਖੰਡਿਤ" ਕਰੇ ਸੰਤ ਜਨਾਂ ਦੁਖ ਦੇਇਂ॥ ੨॥ ੬੭॥ 

ਅਰਥ : ਮੰਦੀ ਮਤਿ ਵਾਲੇ ਤੁਰਕ ਨੇ ਇਕ ਬ੍ਰਾਹਮਣ ਦੀ ਇਸਤਰੀ ਖੋਹ ਲਈ, 
ਤੁਰਕ ਦੂਜਿਆਂ ਦੇ ਧਰਮ ਖੰਡਿਤ ਕਰਦਾ ਸੀ ਤੇ ਸਾਧੂ-ਸੇਵਕਾਂ ਨੂੰ ਦੁਖੀ ਕਰਦਾ ਸੀ॥ 
੨॥ ੬੭॥ 


ਵਾਹਿਗੁਰੂ ਮੁਖ ਤੇ ਬੋਲਿਕੈ ਲੰਨ ਖੜਗ ਨਿਕਾਰ/ 
ਹੋਂ ਹਲੇ ਮਹਿਂ ਰਣ ਬਿਥੇ”? ਕੀਨਾ ਤੁਰਕ ਸ਼ੰਘਾਰ॥ ੩॥ ੬੮॥ 
ਅਰਥ : (ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ) ਵਾਹਿਗੁਰੂ ਬੋਲ ਕੇ 


੧੦੦. ਹੱਥਾਂ, ੧੦੧. ਬੰਦੂਕ, ੧੦੨. ਬ੍ਰਾਹਮਣ ਦੀ ਇਸਤਰੀ, ੧੦੩. ਤੋੜਦਾ, ਭ੍ਰਿਸ਼ਟ ਕਰਦਾ, 
੧੦੪. ਵਿਚ । 


ਚਿਤ ਕਲਗੀਧਰ ਜੀ ਕਾ / 161 


(ਮਿਆਨ ਵਿਚੋਂ) ਤਲਵਾਰ ਕੱਢ ਲਈ ਤੇ ਹੱਲਾ ਕਰਕੇ ਜੰਗ ਵਿਚ ਤੁਰਕ ਨੂੰ ਮਾਰ- 
ਮੁਕਾਇਆ॥ ੩॥ ੬੮॥ 

ਬਿਪ ਨਾਗੀ ਕਉਂ ਮੁਕਤਿ ਕਰ ਲਾਇ ਗੁਰ ਦਰਬਾ/ਰਿ/ 

ਤਿਹ ਦੀਨੀ ਭਰਤਾਰ"”' ਕਉ ਦੀਨ ਉਧਾਰਣਹਾਰ॥ ੪॥ ੬੯॥ 

ਅਰਥ : ਬ੍ਰਾਹਮਣ ਦੀ ਪਤਨੀ ਨੂੰ ਅਜ਼ਾਦ ਕਰਵਾ ਕੇ ਗੁਰੂ ਜੀ ਦੇ ਦਰਬਾਰ ਵਿਚ ਲੈ 
ਆਂਦਾ ਤੇ ਦੀਨਾਂ ਦੇ ਦੁੱਖ ਨਿਵਾਰਨਹਾਰੇ ਸਤਿਗੁਰੂ ਜੀ ਨੇ ਉਹ ਇਸਤਰੀ ਉਸ ਦੇ 
ਪਤੀ/ਬ੍ਰਾਹਮਣ ਨੂੰ ਸੈਂਪ ਦਿੱਤੀ॥ ੪॥ ੬੯॥ 


ਅਬ ਬਿਲੰਬ' ਨ ਕੀਜੀਏ ਨੰਦਪੁਗੀ ਕੈ ਰਾਇ/ 
ਆਇਸ ਮੋ ਕਉਂ ਦੀਜੀਏ ਹਨੂ ਤੁਰਕ ਕਉ ਜਾਇ/ ੫॥ ੭੦4 


ਅਰਥ : ਹੇ ਅਨੰਦਪੁਰ ਸਾਹਿਬ ਦੇ ਸੁਆਮੀ! ਹੁਣ ਦੇਰੀ ਨਾ ਕਰੋ ਤੇ ਕ੍ਰਿਪਾ ਕਰਕੇ 
ਮੈਨੂੰ ਦਾਸ ਨੂੰ ਹੁਕਮ ਦਿਓ ਕਿ ਮੈਂ ਜਾ ਕੇ ਤੁਰਕਾਂ ਦਾ ਨਾਸ ਕਰਾਂ॥ ੫॥ ੭੦॥ 

ਹੈਂ ਸ਼ਤਿਗੁਰ ਕਾਰਨ ਕਰਨ ਏਹੁ ਬਰ" ਦੀਜੈ ਮੋਹਿ! 

ਡੰਕ' ਬਜਾਊਂ' ਜੀਤ ਕਾ ਤਉ ਮੁਖ ਧੇਖ੍ਹੰ ਤੋਹਿ॥ ੬02੭੧॥ ` 

ਅਰਥ : ਹੇ ਕਰਨ ਤੇ ਕਰਾਵਣਹਾਰੇ ਸਤਿਗੁਰੂ ਜੀਓ ! ਮੈਨੂੰ ਸੇਵਕ ਨੂੰ ਅਸ਼ੀਰਵਾਦ 


ਬਖ਼ਸ਼ੋ ਕਿ ਜਿੱਤ ਦਾ ਡੰਕਾ ਵਜਾਉਣ ਉਪਰੰਤ ਆਪ ਜੀ ਦੇ ਦਰਸ਼ਨ ਕਰਾਂ॥ ੬॥ ੭੧॥ 


ਖੜਗ ਗੋਦ ਮਹਿ ਬੈਠਿ ਕੈ ਨਹਿਂ ਬਿਆਧੈ ਸੋਕ/ 


ਮੁਕਤੀ ਕਾ ਦਾਤਾ ਪ੍ਰਭੂ ਦੋਹੂੰ ਲੋਕ ਪ੍ਰਲੋਕ ॥ ੭॥ ੭੨॥ 
ਅਰਥ : ਖੜਗ ਰੂਪ ਪਰਮਾਤਮਾ ਦੀ ਗੋਦ ਵਿਚ ਬੈਠ ਕੇ ਕਿਸੇ ਪ੍ਰਕਾਰ ਦਾ 


'ਸੋਗ/ਅੰਦੇਸ਼ਾ ਨਹੀਂ ਬਿਆਪਦਾ ਅਤੇ ਦੋਵੇਂ ਥਾਵਾਂ ਲੋਕ-ਪ੍ਰਲੋਕ ਵਿਖੇ ਮੋਖ ਪਦਵੀ ਦੀ 
ਦਾਤ ਬਖ਼ਸ਼ਣ ਵਾਲਾ ਕੇਵਲ ਇਕ ਅਕਾਲ ਪੁਰਖ ਹੈ॥ ੭॥ ੭੨॥ 


ਦਾਨਾ ਐਂ ਯੁਧਵੀਰ ਕੀ ਕਰਗਤਿ ਹੈ ਤ੍ਰੰਭਾਉਨ  / 

ਅਰ ਕੇਤੇ ਜਨਮਹਿਂ ਮਗਹਿਂ ਤਿਨ ਕਉ ਜਾਨਹਿਂ ਕਉਨ॥ ੮॥ ੭੩4 

ਅਰਥ : (ਪ੍ਰਭੂ ਦੇ ਪਿਆਰੇ) ਦਾਨੀ ਤੇ ਸੂਰਬੀਰ (ਬੰਦੇ) ਦੀ ਮਹਿਮਾ ਤਿੰਨਾਂ ਲੋਕਾਂ 
ਵਿਚ ਹੁੰਦੀ ਹੈ। ਭਾਵੇਂ ਹੋਰ ਕਿੰਨੇ ਵੀ ਜਨਮਦੇ-ਮਰਦੇ ਹਨ, ਉਨ੍ਹਾਂ ਨੂੰ ਕੋਈ ਨਹੀਂ 
ਜਾਣਦਾ॥ ੮॥ ੭੩॥ 


ਜਯਤੇ ਸਰਵ ਉਤਮ ਧਰਮ ਸੂਝਨ ਬੀਚ ਮੈਦਾਨਿ/ 
ਜੌਂ ਰਣ ਤੈਂ ਮੁਖ ਫੇਰ ਹੈ' ਖੋਵਹਿਂ ਦੀਨ ਇਮਾਨੁ॥ ੯॥੭8॥ 


੧੦੫. ਪਤੀ, ੧੦੬. ਦੇਰ, ੧੦੭. ਮਰਨਾ, ਕਤਲ ਕਰਨਾ, ੧੦੮. ਅਸ਼ੀਰਵਾਦ, ੧੦੯. ਤਿੰਨਾਂ 
ਲੋਕਾਂ ਵਿਚ। 


162 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਅਰਥ : ਹੇ ਜੈਤੇ ! (ਸੰਸਾਰੀ ਤੇ ਵਿਕਾਰੀ ਦੁਸ਼ਮਣਾਂ ਨਾਲ) ਜੰਗ ਦੇ ਮੈਦਾਨ ਵਿਚ 
ਜੁਝਣਾ ਸਭ ਤੋ ਉੱਤਮ ਧਰਮ ਹੈ। ਜੋ ਇਸ ਰਣ ਭੂਮੀ ਵਿੱਚੋਂ ਮੂੰਹ ਫੇਰ ਜਾਵੇ, ਉਹ 
ਆਪਣਾ ਸਭ ਦੀਨ-ਈਮਾਨ ਗੁਆ ਲੈਂਦਾ ਹੈ॥ ੯॥ ੭੪॥ 


ਕਬਿਤ : ਕ੍ਰੰਧ ਅੰਹਕਾਰ ਐਂ ਝਿਕਾਰ ਪ੍ਰਵੇਸ਼ ਉਗ, 

ਭ੍ਰ੍‌ਕੁਟੀ ਚਢਾਇ ਭੀਮ ਚੰਦ ਫੀਕ ਬੋਲਈ/ 

ਨੰਨਨ ਲੋਹਿਤ"? ਕਰ ਹੋਠਨ” ਕਉ ਕਾਟਤ ਹੈ, 

ਜਰੇ ਜਨ ਪਾਵਕ”' ਡੁਝੰਗ ` ਬਿਖ਼ ਘੋਲਈ/ 

ਗੁਰੂ ਜੀ ਗੰਡੀਰ ਉਰ ਸਾਗਰ ਕੌਂ ਨੀਰ ਸਮ 

ਓਟ ਪ੍ਰਭਾ ਰਾਖੁ ਨਹਹਿਂ ਕਿੰਚਤ /ਡਿ ਡੋਲਈ/ 

ਸ਼ਿਖਨ ਕੀ ਸਭਾ ਬੇਗ ਗੁਰ ਜੀ ਝੁਲਾਤ ਭਏ, 

ਕਾਲ ਕੋ ਨਿਹਾਰ ਸ਼ਬਹਿ ਬੀਰ ਪਰ ਤੌਲਈ/ ੧1੭੫4 
ਅਰਥ : ਵਿਕਾਰਾਂ ਨਾਲ ਭਰੇ ਹਿਰਦੇ ਵਾਲਾ (ਰਾਜਾ) ਭੀਮ ਚੰਦ ਕ੍ਰੌਂਧ ਤੇ ਅਹੰਕਾਰ 
ਵਿਚ ਭਰਵੱਟੇ ਚੜ੍ਹਾ ਕੇ ਰੱਖਾ ਬੋਲਦਾ ਸੀ। ਲੋਹ ਲਾਖੀਆਂ ਅੱਖਾਂ ਕਰਕੇ ਬੁੱਲ੍ਹ ਟੁੱਕਦਾ ਸੀ। 
ਇੰਝ ਲੌਗਦਾ ਸੀ ਜਿਵੇਂ ਅੱਗ ਵਿਚ ਸੜਦਾ ਸੱਪ ਜ਼ਹਿਰ ਘੋਲਦਾ ਹੈ, ਪਰ ਗੁਰ ਜੀ ਦਾ 
ਹਿਰਦਾ ਸਮੁੰਦਰ ਦੇ ਪਾਣੀ ਵਾਂਗ ਗਹਿਰ-ਗੰਭੀਰ ਸੀ। ਪ੍ਰਭੂ ਦੀ ਓਟ ਰੱਖ ਕੇ ਗੁਰ ਜੀ 
ਕਿਨਕਾ ਮਾਤਰ ਵੀ ਨਾ ਡੋਲੇ (ਭਾਵ ਆਪਣੇ ਸਿਧਾਂਤਾਂ 'ਤੇ ਸਥਿਰ ਸਨ) ਸਤਿਗੁਰੁ ਜੀ 
ਨੇ ਝੱਟ ਆਪਣੇ ਸਿੱਖਾਂ ਦੀ ਸਭਾ ਬੁਲਾਈ ਤੇ ਸਮੇਂ ਨੂੰ ਵੇਖ ਕੇ ਸਭ ਯੋਧੇ ਤਿਆਰ-੪ -ਬਰ- 
ਤਿਆਰ ਹੋ ਗਏ॥ ੧॥ ੭੫॥ 


ਸਵੈਯਾ : ਅਬ ਕੂਟ ਨੀਤ" ਔਰੰਗ ਸੁਨ, 
ਯਾ ਝਿਚਾਰ ਲੀਆ ਇਸਲਾਮ ਚਲੇ / 
ਜਹਿੰ ਜਹਿਂ ਬਡ ਝਿਪਰਨ ਪੁੰਜ ਹੁੜੇ, 
ਬਹੁਤਾ ਵਯਯ ਕੀਆ ਧਨ ਧਾਨ ਚਲੇ/ 
ਧਨ ਧਾਨਯ ਭੀ ਜਹਿਂ ਵਿਫਲ ਭਏ; 
ਭੀਰਨ ਦੰਡ ਦੈ ਡਰਪਾਨ ਚਲੋ/ 
ਧਨ ਦੰਡ ਭੀ ਵਿਫਲ ਭਏ ਜਥ ਤਉਂ, 
ਬਲ ਪੁਰਵਕਾ ਝਿਪਰ ਨਿਸ਼ਾਨ ਦਲੇ॥ ੧॥ ੭੬॥ 


ਅਰਥ : ਹੇ ਭਾਈ ! ਹੁਣ ਔਰੰਗਜ਼ੇਬ ਦੀ ਕੂਟਨੀਤੀ ਬਾਰੇ ਸੁਣੋ ਕਿ ਉਸ ਨੇ ਇਹ 
ਵਿਚਾਰ ਲਿਆ ਕਿ ਹਰ ਪਾਸੇ ਇਸਲਾਮ ਧਰਮ ਹੀ ਚੱਲੇ। ਜਿੱਥੇ- ਜਿੱਥੇ ਬ੍ਰਾਹਮਣਾਂ ਦੇ 
ਵੱਡੇ ਗੜ੍ਹ ਹਨ, ਉੱਥੇ ਇਹ ਕੀਤਾ ਕਿ ਉਨ੍ਹਾਂ ਨੂੰ ਪੈਸੇ/ਲਾਲਚ ਦੇ ਕੇ ਮੁਸਲਮਾਨ ਬਣਾ 
ਲਿਆ ਜਾਵੇ। ਜਿੱਥੇ ਧਨ-ਲਾਲਚ ਨਾਲ ਵੀ ਉਨ੍ਹਾਂ (ਬ੍ਰਾਹਮਣਾਂ) ਨੂੰ ਦੀਨੋ-ਬਦੀਨ 


੧੧੦. ਲੋਹੇ-ਲਾਖੇ, ੧੧੧. ਬੁੱਲ੍ਹ, ੧੧੨. ਅੱਗ, ੧੧੩. ਸੱਪ, ੧੧੪. ਕੂਟਨੀਤੀ 
ਚਿਤ੍ਰ ਕਲਗੀਧਰ ਜੀ ਕਾ / 163 


ਕਰਨ _ਵਿਚ ਅਸਫਲਤਾ ਮਿਲੇ ਉੱਥੇ _ਡਰਪੋਕਾਂ ਨੂੰ ਤਸ਼ੱਦਦ ਕਰ ਕੇ 
ਡਰਾਇਆ/ਧਮਕਾਇਆ ਜਾਵੇ। ਜੇਕਰ ਪੈਸੇ ਦਾ ਲਾਲਚ ਤੇ ਮੌਤ ਦਾ ਡਰ/ਤਸ਼ੱਦਦ ਵੀ 
ਕਾਮਯਾਬ ਨਾ ਹੋਵੇ ਤਾਂ ਪੂਰੇ ਜ਼ੋਰ ਨਾਲ ਬ੍ਰਾਹਮਣਾਂ ਦਾ ਨਾਮ-ਨਿਸ਼ਾਨ ਵੀ ਕੁਚਲ ਦਿੱਤਾ 
ਜਾਵੇ॥ ੧॥ ੭੬॥ 


ਕਰ ਪਰਚਮ” ਲੀਏ ਗੋਬਿੰਦ ਹਰਿ ਕੌ, 
ਉਪਦੇਸ ਕੀਆ ਹਰਿ ਜੂ ਹਰਿ ਕੇਰਾ/ 
ਜਬ ਡੰਕ ਬਜਾ ਚਹੁੰ ਕੂਟਨ ਮਹਿ, 
ਔਰੰਗ ਰਿਦੇ ਅਤਿ ਕੀਆ ਬਖੋਰਾ/ 
ਮਨ ਧਾਰਿ ਅਨੀਤ ਅਰੰਗ ਸਾਹ, 
ਗਿਰਿ ਰਾਜਨ”? ਸੰਕ ਦੀਓ ਮਨ ਝੋਰਾ/ 
ਕੰ ਅੰਤ ਕਰੋਂ ਗੁਰ ਗੋਬਿੰਦ ਕੌ, 
ਕੈ ਜਾਨ ਲੇਹ ਨਿਜ ਅੰਤ ਨਿਬੇਰਾ॥ ੨/ ੭੭4 
ਅਰਥ : ਹੱਥ ਵਿਚ ਨਿਸ਼ਾਨ ਸਾਹਿਬ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ 
ਵੱਲੋਂ ਬਖ਼ਸ਼ਿਆ ਉਪਦੇਸ਼ ਸਿੱਖਾਂ ਨੂੰ ਦਿੱਤਾ।ਸਰਬ-ਸਾਂਝੇ ਗੁਰਮਤਿ ਪ੍ਰਚਾਰ ਦੇ (ਡੰਕੇ ਚਾਰੇ 
ਪਾਸੇ ਵੱਜੇ ਤਾਂ ਇਹ ਸੁਣ ਕੇ ਔਰੰਗਜ਼ੇਬ ਦੇ) ਹਿਰਦੇ ਵਿਚ ਬੜਾ ਦੁੱਖ-ਕਲੇਸ਼ ਪੈਦਾ 
ਹੋਇਆ। ਫਿਰ ਔਰੰਗਜ਼ੇਬ ਨੇ ਮਨ ਵਿਚ ਭੈੜੀ ਨੀਤੀ ਧਾਰ ਕੇ ਪਹਾੜੀ ਰਾਜਿਆਂ ਦੇ ਮਨ 
ਵਿਚ ਡਰ ਭਰ ਦਿੱਤਾ ਕਿ ਜਾਂ ਤਾਂ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਖ਼ਤਮ ਕਰ ਦੇਵੋ ਜਾਂ ਫਿਰ 
ਜਾਣ ਲਵੋ ਕਿ ਤੁਹਾਡਾ ਅੰਤ ਆ ਗਿਆ ਹੈ॥ ੨॥ ੭੭॥ 


ਗਿਰਿ ਈਸਨ ''` ਸੁਨ ਥਿਚਾਰ ਕੀਆ, 
ਯਦਾਪਿ ਗੁਰ ਨਾਨਕ ਪੰਥ ਹਿਤਕਾਗੀ/ 
ਤਦਪਿ ਕਿਛ ਐਸ ਉਪਾਇ ਕਰਹੁ, 
ਨਹਿਂ ਰਾਜਨ ਭਾਸ਼ਹਿਂ ਕਬ੍ਹੰ ਖੁਆਗੀ/ 
ਅਤਿ ਸੋਚ ਬਿਚਾਰ ਗੰਭੀਰ ਕੀਆ, 
ਕਿਹ ਬਿਧਿ ਆਰੋਪ” ਗੁਰੂ ਕੋਇ ਡਾਗੀ। 
ਗੁਰੂ ਹਰਿ ਕੋ ਨਾਮ ਜਪਾਇਂ ਸਗੀ, 
ਅਰ ਸਹੀ ਗੁਰੂ ਗੋਬਿੰਦ ਪਰਉਪਕਾਗੀ/ ੨॥ -7੮/ 
ਅਰਥ : (ਔਰੰਗਜ਼ੇਬ ਦਾ ਹੁਕਮ) ਸੁਣ ਕੇ ਪਹਾੜੀ ਰਾਜਿਆਂ ਨੇ ਵਿਚਾਰ ਕੀਤਾ ਕਿ 
ਜਦ ਗੁਰੁ ਨਾਨਕ ਦੇਵ ਜੀ ਦਾ ਪੰਥ ਹਿਤਕਾਰੀ ਹੈ ਤਦ ਕੋਈ ਐਸਾ ਹੱਲ ਕਰੀਏ ਕਿ 
ਜਿਸ ਨਾਲ ਰਾਜਿਆਂ ਦੀ ਖੁਆਰੀ ਹੁੰਦੀ ਨਾ ਜਾਪੇ। ਉਨ੍ਹਾਂ ਨੂੰ ਇਸ ਸੋਚ-ਵਿਚਾਰ ਨੇ 
ਬਹੁਤ ਗੰਭੀਰ ਕੀਤਾ ਕਿ ਕਿਹੜੇ ਢੰਗ ਨਾਲ ਗੁਰੂ ਜੀ 'ਤੇ ਕੋਈ ਇਲਜ਼ਾਮ ਲਗਾਈਏ। 


੧੧੫. ਨਿਸ਼ਾਨ ਸਾਹਿਬ, ੧੧੬. ਪਹਾੜੀ ਰਾਜੇ, ੧੧੭. ਪਹਾੜੀ ਰਾਜਿਆਂ, ੧੧੮. ਦੋਸ਼ 
164 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਕਿਉਂਕਿ ਗੁਰੂ ਜੀ ਤਾਂ ਸਹੀ ਰੂਪ ਵਿਚ ਪਰਮਾਤਮਾ ਦਾ ਨਾਮ ਜਪਾਉਂਦੇ ਹਨ ਅਤੇ ਸਹੀ 
ਰੂਪ ਵਿਚ ਗੁਰੂ ਗੋਬਿੰਦ ਸਿੰਘ ਜੀ ਪਰਉਪਕਾਰੀ ਵੀ ਹਨ॥ ੩॥ ੭੮॥ 


ਕਿਛੁ ਕਾਰਣ ਹਾਥ ਨਾ ਆਯੋ ਜਬੈ, 
ਗਿਰਿ ਰਾਜ਼ਨ ਬਾਦ ਨਗਾਗਹਿ ਕੀਨਾ/ 
ਮਤ ਡੰਕ ਮ੍ਰਦੰਗ”'” ਬਜਾਓ ਪ੍ਰਭੂ, 

ਅਤਿ ਨਾਦ ਭਿਆਨ ਉਠਹਹਿ ਪ੍ਰਬੀਨਾ। 
ਕਿਤ ਅਵਰ ਗ੍ਰਿਹ ਬਿਸ੍ਹਾਮ ਕਰਹੁ, 

ਰਿਦ ਧਾਰ ਅਥੇਟ ' ਆਯੁਧ ਸੁ ਚੀਨਾ/ 
ਅਬ ਕਸਟ ਹਰੋਂ ਗਿਰਿ ਰਾਜਨ ਕੰ, 


੧੨੨ 


ਪ੍ਰਸਥਾਨ ਕਰਹ ਅਬ ਥਾਨ ਸ਼ ਭੀਨਾ॥ ੪0 2੯॥ 

ਅਰਥ : ਜਦੋਂ ਗੁਰੂ ਜੀ ਉੱਪਰ ਕੋਈ ਇਲਜ਼ਾਮ ਲਗਾਉਣ ਦਾ ਕਾਰਨ ਹੱਥ ਨਾ 
ਆਇਆ ਤਾਂ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਰਣਜੀਤ ਨਗਾਰਾ 
ਵਜਾਉਣ ਤੋਂ ਝਗੜਾ ਖੜ੍ਹਾ ਕਰ ਲਿਆ ਕਿ ਗੁਰੂ ਜੀ ਤੁਸੀਂ ਨਗਾਰੇ 'ਤੇ ਚੋਟ ਨਾ 
ਲਗਾਓ ਕਿਉਂਕਿ ਬੜੀ ਭਿਆਨਕ ਅਵਾਜ਼ ਪੈਦਾ ਹੁੰਦੀ ਹੈ। ਇਸ ਕਰਕੇ ਤੁਸੀਂ ਕਿਸੇ ਹੋਰ 
ਪਿੰਡ ਵਿਚ ਜਾ ਕੇ ਅਰਾਮ ਕਰੋ ਅਤੇ ਸ਼ਿਕਾਰ ਖੇਡਣ ਦੀ ਮਨਸ਼ਾ ਨਾਲ ਹਥਿਆਰ ਲਵੋ। 
ਹੁਣ ਤੁਸੀਂ ਪਹਾੜੀ ਰਾਜਿਆਂ ਦੇ ਦੁੱਖ-ਕਸ਼ਟ ਦੂਰ ਕਰੋ ਅਤੇ ਇਹ ਅਸਥਾਨ ਛੱਡ ਕੇ 
ਕਿਸੇ ਹੋਰ ਥਾਂ ਚਲੇ ਜਾਵੋ॥ ੪॥ ੭੯॥ 


ਗੁਰੂ ਗੋਬਿੰਦ ਜਾਨ ਲੀਆ ਮਨ ਮਾਹਿਂ, 

ਕੂਟਸਤਿ"' ਬਿਨਤੀ ਰਾਜਨ ਕੀ। 

ਕਿਛ ਕਸਟ ਦੁੰਦੁਭਿ''' ਨਹਿ ਦੇਤ ਇਨ, 

ਕਸ਼ ਨਹਿਂ ਅਖੇਟਹਿ ਭਾਜਨ ਕੀ/ 

ਕੁਟਸ਼ਤਿ ਰਾਜਨ ਕਪਟ ਮਨਹਿ, 

ਗੁਰ ਯਾਦ ਬਸਹਿ ਮਨ ਸਾਜਨ ਕ7/ 

ਪ੍ਰਸ਼ਥਾਨ ਕੀਓ ਨਾਹਨੇਸ਼' ਕਨੇ, 

ਘਨਘੋਰ ਉਠੀ ਗਜ ਗਾਜਨ`'£ ਕੀ॥ ੪# ੮੦॥ 

ਅਰਥ : ਪਹਾੜੀ ਰਾਜਿਆਂ ਦੀ ਝੂਠੀ-ਸੱਚੀ ਭਾਵ ਛਲ-ਕਪਟ ਭਰੀ “ਬੇਨਤੀ” ਗੁਰੂ 
ਗੋਬਿੰਦ ਸਿੰਘ ਜੀ ਜਾਣ ਗਏ ਕਿ ਨਾ ਤਾਂ ਇਨ੍ਹਾਂ ਨੂੰ ਸਾਡੇ ਨਗਾਰੇ ਦੀ ਅਵਾਜ਼ ਦੁੱਖ 
ਦੇਂਦੀ ਹੈ ਤੇ ਨਾ ਹੀ ਕੋਈ ਸ਼ਿਕਾਰ ਖੇਡਣਾ ਦੁੱਖ ਦਿੰਦਾ ਹੈ। ਰਾਜਿਆਂ ਦੇ ਮਨ ਵਿਚ ਝੂਠ 
੧੧੯. ਝਗੜਾ, ੧੨੦. ਨਗਾਰੇ 'ਤੇ ਚੋਟ, ੧੨੧. ਸ਼ਿਕਾਰ ਖੇਡਣਾ, ੧੨੨. ਹੋਰ ਕਿਸੇ ਜਗ੍ਹਾ, 
੧੨੩. ਝੂਠੀ-ਸੱਚੀ, ਛਲ ਕਪਟ ਭਰੀ, ੧੨੪. ਨਗਾਰਾ, ੧੨੫. ਨਾਹਨ ਦੇ ਰਾਜੇ, 
੧੨੬. ਚਿੰਘਾੜਨ 


ਚਿਤ੍ਰ ਕਲਗੀਧਰ ਜੀ ਕਾ / 165 


ਦੀ ਹੋਂਦ ਤੇ ਛਲ-ਕਪਟ ਹੈ। ਪਰ ਗੁਰੂ ਜੀ ਦੇ ਮਨ ਵਿਚ ਆਪਣੇ ਪਿਆਰੇ ਸੱਜਣ 
(ਅਕਾਲ ਪੁਰਖ) ਦੀ ਯਾਦ ਵੱਸੀ ਹੋਈ ਸੀ।ਉਹ ਨਹੀਂ ਸੀ ਚਾਹੁੰਦੇ ਕਿ ਸਾਡੇ ਕਰਕੇ ਕਿਸੇ 
ਨੂੰ ਦੁੱਖ-ਕਲੇਸ਼ ਦਾ ਸਾਹਮਣਾ ਕਰਨਾ ਪਵੇ। (ਇਸ ਵਿਚਾਰ ਨਾਲ) ਸਤਿਗੁਰੂ ਜੀ ਨੇ 
ਹਾਥੀਆਂ ਦੀ ਗਰਜਵੀਂ' ਚਿੰਘਾੜਨ ਨਾਲ ਨਾਹਨ ਦੇ ਰਾਜੇ (ਮੇਦਨੀ ਪ੍ਰਕਾਸ਼) ਵੱਲ ਚਾਲੇ 
ਪਾ ਲਏ॥ ੪॥ ੮੦॥ 


ਨਹਿਂ ਨੀਤ ਅਨੀਤ ਬਿਚਾਰ ਕਗੀ, 

ਪ੍ਰਕਾਸ਼ ਮੋਦਨੀ ਅਤਿ ਹਰਥਾਯੋਂ/ 

ਤਟ”? ਆਨ ਮਿਲਾ ਗੁਰ ਜਮਨਾ ਕੰ, 

ਜਹਿਂ ਪਾਉਂਟਾ ਸ਼ੰਦਰ ਥਾਨ ਸਹਾਯੋਂ / 

ਪਗ” ਪਰਸੇ ਪਰਸੇ ਪੁਨ ਪਰਸੇ, 

ਗੁਰ ਮੀਤ ਮਿਲੇ ਹੋਂ ਭਾਗ ਸੁ ਪਾਯੋਂ / 

ਗੁਰ ਆਸਨ ਸਾਸਨ ਅਰਪ ਕੀਆ, 

ਅਰ ਅਰਪ ਕੀਆ ਸ਼ਗਰਾ ਬਨਰਾਲੋ/ ੫/ ੮੧4 


੩ 


ਅਰਥ : ਗੁਰੂ ਜੀ ਦੇ ਨਾਹਨ ਵੱਲ ਆਉਣ ਬਾਰੇ ਸੁਣ ਕੇ ਮਨ ਵਿਚ ਕਿਸੇ ਪ੍ਰਕਾਰ 
ਦੀ ਚੰਗੀ-ਮਾੜੀ ਵਿਚਾਰ ਨਾ ਕੀਤੀ ਸਗੋਂ ਰਾਜਾ ਮੇਦਨੀ ਪ੍ਰਕਾਸ਼ ਬਹੁਤ ਖ਼ੁਸ਼ ਹੋਇਆ। 
ਉਹ ਗੁਰੂ ਜੀ ਨੂੰ ਜਮਨਾ ਨਦੀ ਦੇ ਕਿਨਾਰੇ ਆਪ ਆਣ ਕੇ ਮਿਲਿਆ ਜਿੱਥੇ ਹੁਣ ਸੁੰਦਰ 


ਸੀ ਪਾਉਂਟਾ ਸਾਹਿਬ ਸੁਸ਼ੋਭਿਤ ਹੈ।ਰਾਜਾ ਮੇਦਨੀ ਪ੍ਰਕਾਸ਼ ਬਾਰ-ਬਾਰ ਗੁਰੂ ਗੋਬਿੰਦ ਸਿੰਘ 
ਜੀ ਦੇ ਚਰਨਾਂ 'ਤੇ ਨਮਸ਼ਕਾਰ ਕਰਦਾ ਕਹਿੰਦਾ ਹੈ, “ਮੇਰੇ ਚੰਗੇ ਭਾਗ ਹੋ ਗਏ ਕਿ ਮੇਰੇ 
ਪਿਆਰੇ ਮਿੱਤਰ ਗੁਰੁ ਗੋਬਿੰਦ ਸਿੰਘ ਜੀ ਮਿਲ ਪਏ। ਰਾਜੇ ਨੇ ਗੁਰੂ ਜੀ ਨੂੰ ਰਾਜ- 
ਸਿੰਘਾਸਨ ਭੇਂਟ ਕੀਤਾ ਅਤੇ ਸਾਰਾ ਜੰਗਲੀ ਇਲਾਕਾ ਵੀ ਭੇਂਟ ਕੀਤਾ॥ ੫॥ ੮੧॥ 


ਗੁਰ ਪਾਂਵ ਟਿਕਾਯ ਕੰ ਪਾਂਵਟਾ ਮਹਿਂ, 

ਪਿਖ ਕਾਲ ਭਵਿਖ ਬਯੋੱਤ ਬਨਾਯੋਂ/ 

ਕਿਛ ਰਖਸਿਕ ਕੋਟ ਉਸਾਰ ਲੀਏ, 

ਸਬ ਅਸ਼ਤਰ ਸਸ਼ਤਰ ਬੀਚ ਟਿਕਾਯੋਂ/ 

ਕਿਛੁ ਤੁਰਕ ਅੰਰੰਗ ਜੋ ਕਾਢ ਦੀਏ, 

ਸਾਹ ਬਦਰੁਦੀਨ' ਗੁਰ ਪੈਂ ਲੇ ਆਯੋਂ। 

ਖਾਂ ਕਾਲਾ ਭੀਖਨ ਖਾਂ ਆਦਿਕ, 

ਆਇ ਚਰਨਨ ਮਹਿ ਸੀਸ ਨਿਵਾਯੋਂ/ ੬॥ ੮੨॥ 

ਅਰਥ : ਸਤਿਗੁਰੂ ਜੀ ਨੇ ਸੀ ਪਾਉਂਟਾ ਸਾਹਿਬ ਵਿਚ ਪੈਰ ਟਿਕਾਏ ਤੇ ਆਉਣ 
ਵਾਲੇ ਸਮੇਂ ਨੂੰ ਭਾਂਪਦਿਆਂ ਵਿਉਂਤ ਬਣਾਈ। ਰੱਖਿਆ ਵਾਸਤੇ ਕੁਝ ਕਿਲ੍ਹੇ ਉਸਾਰ ਲਏ 
੧੨੭. ਕਿਨਾਰੇ, ੧੨੮. ਚਰਨ, ੧੨੯. ਪੀਰ ਬੁੱਧੂ ਸ਼ਾਹ 


166 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਤੇ ਉਨ੍ਹਾਂ ਵਿਚ ਸਭ ਅਸਤਰ ਸ਼ਸਤਰ ਰੱਖ ਦਿੱਤੇ। ਔਰੰਗਜ਼ੇਬ ਨੇ ਆਪਣਾ ਫ਼ੌਜ ਵਿੱਚੋਂ 
ਕੁਝ ਤੁਰਕ ਕੱਢ ਦਿੱਤੇ ਜੋ ਪੀਰ ਬੁੱਧੂ ਸ਼ਾਹ ਗੁਰੂ ਜੀ ਪਾਸ ਲੈ ਆਇਆ। (ਤੁਰਕਾਂ ਦੇ 
ਜਰਨੈਲ-ਸਿਪਾਹੀਆਂ) ਕਾਲੇ ਖ਼ਾਂ, ਭੀਖਨ ਖ਼ਾਂ ਆਦਿ ਨੇ ਆ ਕੇ ਗੁਰੂ ਜੀ ਦੇ ਚਰਨਾਂ 'ਤੇ 


ਸਿਰ ਨਿਵਾਇਆ॥ ੯॥ ੮੨॥ 


ਅਬ ਔੰਰੰਗ ਠਾਨ ਲੀਯ ਮਨ ਮਹਿਂ, 
ਗੁਰ ਗੋਬਿੰਦ ਨਹਹਿਂ ਮੇਂ ਸੋ ਡਰ ਪਾਯੋ/ 
ਅਬ ਲੋਹ ਸੋ ਲੋਹਾ ਕਾਟ ਦਿਜੇ; 

ਮਮ ਦੋਸ਼ ਨਹਿਂ ਨਕਾ ਸਿਰ ਆਯੋਂ/ 

ਯੋ ਸੋਚ ਬਿਚਾਰ ਅਰੰਗ ਕਗੀ, 

ਲਿਖ ਭੀਮ ਚੰਦ ਪਾਤੀ”? ਭਿਜਵਾਯੋ/ 

ਤੁਮ ਕਰਹੁ ਪਰਾਜਿਤ `' ਗੋਬਿੰਦ ਕਉ, 

ਮਮ ਪਾਤੀ ਭੀਖਨ ਖਾਨ ਦਿਲਾਲੋਂ॥ ੭/ ੮੩4 

ਅਰਥ : ਹੁਣ ਔਰੰਗਜ਼ੇਬ ਨੇ ਮਨ ਵਿਚ ਧਾਰ ਲਈ ਕਿ ਗੁਰੂ ਗੋਬਿੰਦ ਸਿੰਘ ਮੇਰੇ ਕੋਲੋਂ 
ਨਹੀਂ ਡਰੇਗਾ। ਜੇ ਹੁਣ ਲੋਹੇ ਨਾਲ ਲੋਹਾ ਕੱਟ ਦੇਵਾਂ ਤਾਂ ਮੇਰੇ ਸਿਰ ਦੋਸ਼ ਰੰਚਕ ਮਾਤਰ ਵੀ 
ਨਹੀਂ ਆਵੇਗਾ। ਇਉਂ' ਸੋਚ-ਵਿਚਾਰ ਕੇ ਔਰੰਗਜ਼ੇਬ ਨੇ ਇਸ ਤਰ੍ਹਾਂ ਕੀਤੀ ਕਿ ਰਾਜੇ 
ਭੀਮ ਚੰਦ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾ 
ਦਿਓ ਅਤੇ ਇਹ ਮੇਰੀ ਚਿੱਠੀ ਭੀਖਨ ਖ਼ਾਨ ਨੂੰ ਵੀ ਦੇ ਦਿਓ॥ ੭॥੮੩॥ 


ਬਹ ਰਾਜਨ ਸੈਨ ਲੇ ਭੀਮ ਸਸਿ, 
ਗੜ ਪਾਉਂਟਾ ਘੇਰ ਲਿਏ ਦਿਸ ਚਾਰੇ/ 

ਨਹਿਂ ਜਾਨ ਸ਼ਕਾ ਖਲ ਗੁਰਬਰ ਕੌ, 

ਗੁਰ ਇਛੈ' ਜੁਧ ਭੰਗਾਣਾ ਦੁਆਰੇ। 

ਭੀਖਨ ਹਯਾਤ ਨਜਾਬਤ ਖਾਂ, 

ਗੁਰ ਛੌਰ ਮਿਲੇ ਸਸਿ ਭੀਮ ਗੁਟਾਰੇ 

ਗੁਰ ।ਸਿਖਨ ਧਾਰ ਕੰ ਜੀਤ ਮਨਹਿਂ, 

ਰਿਪੁ ਮਾਰ ਦਿਏ ਜਨ ਕਾਲ ਪ੍ਰਹਾਰੇ। ੪/ ੮੪॥ 


ਅਰਥ : ਭੀਮ ਚੰਦ ਨੇ ਪਹਾੜੀ ਰਾਜਿਆਂ ਦੀ ਬਹੁਤ ਸਾਰੀ ਫ਼ੌਜ ਨਾਲ ਲੈ ਕੇ ਸ੍ਰੀ 
ਪਾਉਂਟਾ ਸਾਹਿਬ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਮੂਰਖ ਪਹਾੜੀ ਰਾਜਾ ਗੁਰੂ ਜੀ ਨੂੰ 
ਸਮਝ ਨਾ ਸਕਿਆ ਕਿ ਸਤਿਗੁਰੂ ਜੀ ਭੰਗਾਣੀ ਵਿਖੇ ਯੁੱਧ ਲੜਨਾ ਚਾਹ ਰਹੇ ਹਨ। 
ਭੀਖਨ ਖ਼ਾਂ, ਹਯਾਤ ਖ਼ਾਂ, ਨਜਾਬਤ ਖ਼ਾਂ (ਉਮਰਾ ਖ਼ਾਂ ਆਪਣੇ ਚਾਰ ਸੌ ਸਾਥੀਆਂ ਨੰ ਨਾਲ 
ਲੈ ਕੇ) ਗੁਰੂ ਜੀ ਨੂੰ ਛੱਡ ਕੇ ਭੀਮ ਚੰਦ ਦੀ ਫ਼ੌਜ ਨਾਲ ਜਾ ਰਲੇ। ਸਿੱਖਾਂ ਨੇ ਆਪਣੇ ਮਨ 


੧੩੦. ਚਿੱਠੀ, ੧੩੧. ਹਰਾਉਣਾ, ੧੩੨. ਭੀਮ ਚੰਦ, ੧੩੩. ਮੂਰਖ, ੧੩੪. ਗੁਟ, ਜੁੰਡਲੀ, ਫ਼ੌਜ 
ਚਿਤ ਕਲਗੀਧਰ ਜੀ ਕਾ / 167 


ਵਿਚ ਜਿੱਤ ਧਾਰ ਕੇ (ਗੁਰ-ਪ੍ਰਮੇਸ਼ਰ ਦੀ ਕ੍ਰਿਪਾ ਸਦਕਾ) ਦੁਸ਼ਮਣ ਇੰਝ ਮਾਰ-ਮੁਕਾਏ 
ਜਿਵੇਂ ਕਾਲ ਵਾਰ ਕਰਦਾ ਹੈ॥ ੪॥ ੮੪॥ 


ਸ਼ਰ ਕਾਨੋਂ ਥੈੱਚ ਗੁਰ ਛੋਰੈ, 
ਪ/ਮਸਾਨ ਮਚਾ ਯੁਧ ਖੇਤ ਮਝਾਰੇ/ 
ਮਾਰਾ ਗੁਰ ਤੁਰਕਨ ਕੌ ਸਮ ਹੀ; 
ਗੜਵਾਲ ਹੰਡੂਰ ਕਹਿਲੂਗੀ ਮਾਰੇ/ 
ਬਰ' ਬੀਰ ਸੰਗੇਂ ਸ਼ਾਹ ਜੀਤ ਮਲ, 
ਗੁਰੂ ਕਾਮ ਆਏ ਰਣ ਅਤਿ ਕਰਾਰੇ/ 
ਜਨ ਸੂਹਾ ਪਹਿਰ ਚਲੀ ਯੁਵਤੀ, "' 
ਫੀਕੇਂ ਪ੍ਰਕਾਸ਼ ਮਹਿ ਸ੍ਰੋਣ" ਦਿਸਾਰੇ॥ ੯॥ ੮੫॥ 

ਅਰਥ : ਗੁਰੂ ਜੀ ਨੇ ਬੜੀ ਫੁਰਤੀ/ਜੋਸ਼ ਨਾਲ ਕੰਨਾਂ ਤਕ ਖਿੱਚ-ਖਿੱਚ ਕੇ ਤੀਰ 
ਛੱਡੇ । ਜੰਗ ਦੇ ਮੈਦਾਨ ਵਿਚ ਘਮਸਾਨ ਮੱਚ ਗਿਆ। ਗੁਰੂ ਜੀ ਨੇ (ਬਾਗ਼ੀ ਹੋਏ) ਤੁਰਕਾਂ 
ਵਾਂਗ ਗੜ੍ਹਵਾਲੀਏ, ਹੰਡੂਰੀਏ ਤੇ ਕਹਿਲੂਰੀਏ ਮਾਰੇ। ਵੱਡੇ ਯੋਧੇ ਭਾਈ ਸੰਗੋਂ ਸ਼ਾਹ ਤੇ 
ਭਾਈ ਜੀਤ ਮੱਲ ਵੀ ਰਣ ਭੂਮੀ ਵਿਚ ਗੁਰੂ ਜੀ ਦੇ ਕੰਮ ਆਏ। ਫਿਕੇ ਜਿਹੇ ਪ੍ਰਕਾਸ਼ ਵਿਚ 
ਰਣਭੂਮੀ 'ਤੇ ਡੁੱਲਿਆ ਖ਼ੂਨ ਇਸ ਤਰ੍ਹਾਂ ਦਿਸਦਾ ਸੀ ਜਿਵੇਂ ਕੋਈ ਮੁਟਿਆਰ ਲਾਲ-ਸੂਹੀ 
ਪੁਸ਼ਾਕ ਪਹਿਨ ਕੇ ਚਲ ਰਹੀ ਹੋਵੇ॥ ੯॥ ੮੫॥ 


ਦੋਹਿਰਾ : ਚਾਰ ਦਿਸ਼ਾ ਸ੍ਰੋਣਤ ਬ੍ਹੰ ਆਮਿਖ”” ਪਿੰਡ ਬਿਚਾਰ/ 
ਝਪਟ ਸ਼ ਵਾਇਸ ਚਲ ਅਰ ਕੌਕ ਸ੍ਰਿਗਾਲ ਨਿਹਾਰ/ ੧॥ ੯੬॥ 
ਅਰਥ : ਹੇ ਭਾਈ ! ਵਿਚਾਰ ਲਵੋ ਕਿ ਚਾਰੇ ਪਾਸੇ ਲਹੂ-ਮਿੱਝ ਦੇ ਢੇਰ ਪਏ ਸਨ ਤੇ 


ਇਹ ਵੇਖ ਕੇ ਕਾਂ, ਇੱਲ, ਬਘਿਆੜ ਤੇ ਗਿੱਦੜ ਆਦਿ ਝਪਟਾਂ ਮਾਰ-ਮਾਰ ਕੇ (ਖਾ-ਚੱਟ 
ਕੇ) ਨਿਹਾਲ ਹੋ ਰਹੇ ਸਨ॥ ੧॥੯੬॥ 


ਉਪਚਾਰ`` ਕਰਹਿਂ ਕਿਛ ਘਾਵਗੀ”' ਘਗਇਲਨ  ਘਾਵ”' ਨਿਹਾਰ/ 
ਤਾਹਿ ਪਰ ਯੋਧਾ ਨਾਹਿਂ ਕਗਹਿਂ ਡੂਲਾਹਿਂ ਸੇ ਪ੍ਰਹਾਰ॥ ੨॥ ੬੭॥ 

ਅਰਥ : ਕੁਝ ਵੈਦ ਜ਼ਖ਼ਮੀ ਹੋਏ ਜੋਧਿਆਂ ਦੇ ਜ਼ਖ਼ਮਾਂ ਦਾ ਇਲਾਜ ਕਰ ਰਹੇ ਸਨ। 
ਉਨ੍ਹਾਂ ਉੱਪਰ ਯੋਧੇ ਭੁੱਲ ਕੇ ਵੀ ਵਾਰ ਨਹੀਂ ਸਨ ਕਰਦੇ॥ ੨॥ ੯੭॥ 

ਸਵੈਯਾ: ਅਸ਼"” ਬੀਰ ਪੈ ਬੀਰ ਪ੍ਰਹਾਰ ਕਰੇ, 
ਜਨ ਅਹਿਰਨ ਚੌਂਟ ਹੈ' ਕੀਨ ਲੋਹਾਰੇ"/ 


੧੩੫. ਮੁਟਿਆਰ, ੧੩੬. ਖ਼ੂਨ, ੧੩੭. ਮਾਸ, ਮਿੱਝ, ੧੩੮. ਇਲਾਜ, ੧੩੯. ਵੈਦ, 
੧੪੦. ਜ਼ਖ਼ਮੀਆਂ, ੧੪੧. ਜ਼ਖ਼ਮ, ਫੱਟ, ੧੪੨. ਇਸ ਤਰ੍ਹਾਂ, ੧੪੩. ਲੋਹਾ ਕੁੱਟਣ ਵਾਲਾ, ਲੁਹਾਰ 


168 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਮੁਖ ਬੀਰਨ ਕੌ ਪ੍ਰਤਖ ਉਜਲ; 

ਤਉ ਪਸ਼ਾਰੇ/ 

ਯੋੱ'ਸ਼ਾਰ”" ਪੈ ਸ਼ਾਰ ਸੰਖ? ਚਲੇ 

ਘਨਘੋਰ ਫਟੇ ਜਨ ਬਾਦਰ ਕਾਰੇ" 

ਗੁਰ ਤੀਰਨ ਕੈ ਪ੍ਰਹਾਰ ਕਗਹਿੰ, 

ਜਨ ਥੋਤ ਕਿਸ਼ਾਨ ਧਰ ਕਟਵਾਰੇ/। ੧॥ ੮੮॥ 
ਅਰਥ : ਜੋਧੇ ਇਕ-ਦੂਸਰੇ 'ਤੇ ਇੰਝ ਵਾਰ ਕਰ ਰਹੇ ਸਨ ਜਿਵੇਂ ਲੁਹਾਰ ਅਹਿਰਨ 

ਨਉ 

ਕਾਇਰਾਂ/ਗੀਧੀਆਂ ਦੇ ਮੂੰਹ ਡਰ ਨਾਲ ਇੰਝ ਹੋਏ ਸਨ ਜਿਵੇਂ ਮੂੰਹ 'ਤੇ ਸੁਆਹ ਪਈ ਹੋਵੇ 

ਆਹਮੋ- ਸਾਹਮਣੇ ਖੜਕ ਰਹੇ ਲੋਹੇ ਨਾਲ ਲੋਹੇ ਦਾ ਖੜਾਕ ਇੱਝ ਲਂਗਦਾ ਸੀ ਜਿਵੇਂ ਕਾਲੇ 

ਬੱਦਲਾਂ ਦੇ ਫਟਣ ਦੀ ਗਰਜ ਹੋਵੇ। ਗੁਰੂ ਜੀ ਇੰਝ ਤੀਰਾਂ ਦੇ ਵਾਰ ਕਰ ਰਹੇ ਸਨ ਜਿਵੇਂ 

ਕਿਸਾਨ ਫ਼ਸਲਾਂ ਨੂੰ ਕੱਟ ਕੇ ਢੇਰ ਲਗਾ ਦਿੰਦਾ ਹੈ॥ ੧॥ ੮੮॥ 


ਸ਼ਾਹ ਝਦ੍ਰਦੀਨ ੜ੍ਰਿਪਾਲ ਦਾਸ਼, 

ਕਾਲੋਂ ਖਾਂ ਗੁਰ ਕੇ ਸ਼ਥੇ ਸ਼ਹੇਲੇ/ 

ਇਵ ਲੌਥ ਪੈ ਲੋਥ ਰਣ/ਹਂ ਡਾਗੀ, 

ਜਿਵ ਗੇਹੰ` ਕੇ ਖ਼ਲਿਹਨਿ"ਦਂ' ਰਧੇਲੇ/ 

ਬਹ ਰਾਜਨ ਸ਼ੈਨ ਮਗੀ ਜੁਧ ਮਹਿ, 

ਅੰ ਨਮਕ ਹਰਾਮ ਪਠਾਨ ਰਹੇਲੇ"/ 

ਜਬ ਭੀਮ ਚੰਦਹਿ ਗੁਰ ਤੀਰ ਦੀਆ, 

ਅਰ ਭਾਗ ਗਏ ਰਣ ਛਾਡ ਸੁਥੋਲੇ॥ ੨॥ ੮੬॥ 

ਅਰਥ : ਪੀਰ ਬੁੱਧੂ ਸ਼ਾਹ, ਭਾਈ ਕ੍ਰਿਪਾਲ ਦਾਸ, ਕਾਲੇ ਖ਼ਾਂ ਆਦਿ ਗਰ ਜੀ ਦੇ 
ਮਿੱਤਰ/ਸਾਥੀਆਂ ਨੇ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਦੀਆਂ ਲਾਸ਼ਾਂ ਇੱਕ-ਦੁਸਰੀ 'ਤੇ 
ਇੰਝ ਸੁੱਟ ਦਿੱਤੀਆਂ ਜਿਵੇਂ ਕਣਕ ਦੇ ਬੋਹਲ/ਖਿਲਵਾੜੇ ਹੋਣ। ਪਹਾੜੀ ਰਾਜਿਆਂ ਦੀ 
ਬਹੁਤ ਸੈਨਾ ਜੰਗ ਵਿਚ ਮਰ ਗਈ ਅਤੇ ਨਾਲ ਹੀ ਨਮਕਹਰਾਮੀ ਰੁਹੇਲੇ ਪਠਾਣ ਵੀ ਮਾਰੇ 
ਗਏ। ਜਦੋਂ ਸਤਿਗੁਰੂ ਜੀ ਨੇ ਰਾਜੇ ਭੀਮ ਚੰਦ ਨੂੰ ਤੀਰ ਮਾਰਿਆ ਤਾਂ ਸਭ ਦੁਸ਼ਮਣ 
ਰਣਭੂਮੀ ਵਿੱਚੋਂ ਅਸਾਨੀ ਨਾਲ ਭੱਜ ਗਏ॥ ੨॥ ੮੯॥ 


ਚਿਤ ਚੀਤ ਅਨੰਦ ਨਿਰੰਜਨ ਕੇ, 
ਜਸ ਸੂਰ ਮਹਾਂ ਬਲ ਬੋਰ ਜਿਹ ਗਾਹਿਂ/ 
ਆਦੋਸ਼ ਦੀਆ ਤਿਹ ਗੁਰੁਬਰ ਕਉ, 


੧੪੪. ਸਵਾਹ, ੧੪੫. ਲੋਹਾ, ੧੪੬. ਆਹਮੋ-ਸਾਹਮਣਿਓਂ, ੧੪੭. ਕਾਲੇ ਬੱਦਲ, ੧੪੮. ਕਣਕ, 
੧6੯ ਖਿਲਵਾੜੇ, ਬੋਹਲ, ੧੫੦. ਸ਼ੈਬਰ ਦੇ ਪਠਾਣਾਂ ਦੀ ਇਕ ਜਾਤ 


ਚਿਤ੍ਰ ਕਲਗੀਧਰ ਜੀ ਕਾ / 169 


ਅਬ ਪੰਥ ਚਲਾਹੁ ਨਮਾ ਜਗ ਮਾਹਿਂ/ 
ਦੈ ਅੰਮ੍ਰਿਤ ਸ਼ਬਹਿਨ ਅਮਰ ਕਰਹ, 
ਮਮ ਸੁਤ ਸਬਹਿ ਮੁਹਿ ਮਿਲਬੇ ਪਾਹਿਂ। 

ਚੰਦ੍ਰਹਾਂਸ਼”'' ਦੇਹੁ ਤਿਨ ਹਾਥਨ ਮਹਿ, 

ਕਿਛ ਤਾਣ ਗਹਿਆ ਜਿਨ ਮਹਿਂ ਕਛੁ ਨਾਹਿਂ॥ ੩॥ ੯੦॥ 


ਅਰਥ : ਮਨ ਵਿਚ ਚਿੰਤਨ ਕਰਕੇ ਆਤਮਿਕ ਅਨੰਦ ਦੀ ਪ੍ਰਾਪਤੀ ਵਾਸਤੇ ਜਿਸ 
(ਮਾਇਆ ਦੇ ਪ੍ਰਭਾਵ ਤੋਂ ਪਰ੍ਹੇ) ਪਰਮਾਤਮਾ ਦਾ ਜੱਸ ਸੂਰਬੀਰ, ਮਹਾਂਬਲੀ ਜੋਧੇ ਆਦਿ 
ਕਰਦੇ ਹਨ, ਉਸ ਅਕਾਲ ਪੁਰਖ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਆਦੇਸ਼ ਦਿੱਤਾ 
ਕਿ ਹੁਣ ਸੰਸਾਰ ਵਿਚ ਨਵਾਂ ਪੰਥ ਚਲਾਓ। ਸਭ ਨੂੰ ਅੰਮਿ੍‌ਤ ਦੀ ਦਾਤ ਦੇ ਕੇ ਅਮਰ ਕਰ 
ਦੇਵੋ ਤਾਂ ਜੋ (ਮੇਰੇ ਤੋਂ ਵਿਛੜੇ) ਮੇਰੇ ਪੁੱਤਰ (ਮਨੁੱਖ) ਮੈਨੂੰ ਮਿਲ ਸਕਣ। ਉਨ੍ਹਾਂ ਦੇ ਹੱਥ 
ਵਿਚ ਤਲਵਾਰ ਦੇਵੋ ਜਿਨ੍ਹਾਂ ਵਿਚ ਕੋਈ ਬਲ ਨਹੀਂ' ਰਿਹਾ॥ ੩॥ ੯੦॥ 


ਦਹਿ ਜਾਮ ਲਿਯੇ ਦਹਿ ਨਾਮ ਕੀਏ, 

ਜਗ ਤਾਰਣ ਕਉਂ ਸਤਿਗੁਰ ਭਵ ਪਾਯੋਂ / 

ਦਹਿ ਜਾਮ ਕਾ ਜੇਤਾ ਤੋਜ ਹਤੋਂ, 

ਗੁਰੂ ਗੋਬਿੰਦ ਸਿੰਘ ਦੈ ਪੰਥ ਸਜਾਯੋ 

ਦਾਹਿ ਜੋਤਿਨ ਕਾ ਪ੍ਰਭ ਜੌਤ ਲਿਓ, 

ਉਰ ਪੰਥਹਿ ਜੀਵਨ ਜੋਤ ਜਗਾਯੋਂ/ 

ਤਬ ਤੈ ਖਾਲਸ ਅਮਰ ਭਯੋਂ, 

ਜਮ ਕਾਲ ਕਾ ਦੰਡ ਨ ਨੇਰੈ ਆਯੋਂ॥ ੪/ ੯੧4 


ਅਰਥ : ਸਤਿਗੁਰ ਜੀ ਜਗਤ ਨੂੰ ਤਾਰਨ ਵਾਸਤੇ ਸੰਸਾਰ 'ਤੇ ਦਸਾਂ ਜਾਮਿਆਂ ਵਿਚ 
ਆਏ ਤੇ ਦਸ ਹੀ ਉਨ੍ਹਾਂ ਦੇ ਨਾਮ ਸਨ (ਲੇਕਿਨ ਜੋਤ ਇੱਕ ਸੀ)। ਗੁਰੂ ਗੋਬਿੰਦ ਸਿੰਘ ਜੀ 
ਨੇ ਜਿੰਨਾ ਵੀ ਦਸਾਂ ਜਾਮਿਆਂ ਦਾ ਤੇਜ-ਤਪ ਸੀ, ਉਹ ਸਾਰਾ ਦੇ ਕੇ ਖ਼ਾਲਸਾ ਪੰਥ ਦੀ 
ਸਿਰਜਨਾ ਕਰ ਦਿੱਤੀ। ਦਸਾਂ ਜਾਮਿਆਂ ਵਿੱਚੋਂ ਇੱਕ ਪ੍ਰਭੂ ਦੀ ਜੋਤ ਲੈ ਕੇ ਉਹ ਜੋਤ 
ਦਸਮ ਗੁਰੂ ਨੇ ਖ਼ਾਲਸਾ ਪੰਥ ਦੇ ਹਿਰਦੇ ਵਿਚ ਜਗਾ ਦਿੱਤੀ ਤਾਂ ਤੇ ਖ਼ਾਲਸਾ ਅਮਰ ਹੋ 
ਗਿਆ ਅਤੇ ਯਮ ਦਾ ਡੰਡਾ ਨੇੜੇ ਨਾ ਆਇਆ॥ ੪॥ ੯੧॥ 


ਗੁਰੂ ਗੋਬਿੰਦ ਸਿੰਘ ਸ਼ ਪੰਥ ਕੀਆ, 
ਜਗ ਭੀਤਰ ਜੋ ਜਨ ਕੋਂ ਸੁਖਦਾਈ 
ਜਹਿ ਸ਼ੋ ਸ਼ਬ ਬੰਧ ਮਿਟੈ ਜਮ ਕੰ, 
ਪਰਮਾਤਮ ਸਾਥ ਜੋ ਬੇਗ ਮਿਲਾਈ। 
ਜਗ ਤੀਰਥ ਜੋਗ ਸੋਂ ਮੁਕਤ ਭਇਆ, 


ਗੁਰ ਸ਼ਬਦਿ ਸ਼ ਜਾਨ ਲੀਓ ਰਘੁਰਾਈ। 

ਕਹਹੁ ਜੀਵਨ ਸਿੰਘ ਅਚਿੰਤ ਭਏ, 

ਪਗ ਗੋਝਿੰਦ ਸਿੰਘ ਲੀਏ ਪ੍ਰਸਾਈ/ ੫॥ ੯੨॥ 

ਅਰਥ : ਦੁਨੀਆਂ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਖ਼ਾਲਸਾ ਪੰਥ ਸਿਰਜਿਆ 
ਜੋ ਲੋਕਾਂ ਨੂੰ ਸੁਖ ਦੇਣ ਵਾਲਾ ਹੈ ਤੇ ਜਿਸ ਦੇ ਧਾਰਨ ਕਰਨ ਦੇ ਨਾਲ ਜਮਾਂ/ਵਿਕਾਰਾਂ ਦੇ 
ਸਭ ਬੰਧਨ ਖ਼ਤਮ ਹੋ ਜਾਂਦੇ ਹਨ ਅਤੇ ਆਤਮਾ ਦਾ ਪਰਮਾਤਮਾ ਨਾਲ ਛੇਤੀ ਮਿਲਾਪ ਹੋ 
ਜਾਂਦਾ ਹੈ। ਉਹ ਜਗ ਕਰਨ, ਤੀਰਥਾਂ ਦੇ ਇਸ਼ਨਾਨ ਕਰਨ ਤੇ ਜੋਗ ਕਮਾਉਣ ਆਦਿ 
ਵਰਗੇ ਕਰਮ-ਕਾਂਡਾਂ ਤੇ ਵਹਿਮ-ਭਰਮ ਕਰਨ ਤੋਂ ਮੁਕਤ ਹੋ ਗਿਆ, ਜਿਸ ਨੇ ਗੁਰੂ ਜੀ 
ਦੇ ਅੰਮਿ੍‌ਤ/ਸ਼ਬਦ ਰਾਹੀਂ ਭਾਵ ਗੁਰੂ ਜੀ ਦੇ ਉਪਦੇਸ਼ ਮੰਨ ਕੇ ਪਰਮਾਤਮਾ ਨੂੰ ਜਾਣ 
ਲਿਆ। 

ਹੇ ਜੀਵਨ ਸਿੰਘ! ਆਖ ਕਿ, ਉਹ ਜੀਵ ਚਿੰਤਾ-ਮੁਕਤ ਹੋ ਗਏ ਜਿਨ੍ਹਾਂ ਨੇ ਗੁਰੂ 
ਗੋਬਿੰਦ ਸਿੰਘ ਜੀ ਦੇ ਚਰਨ ਪਰਸ ਲਏ॥ ੫॥ ੯੨॥ 


ਪ੍ਰਤਿਪਾਲ ਕਰਹੁ ਅਬ ਦੀਨਨ ਕੀ, 

ਗੁਰ ਬਾਤ ਯਾਗੀ ਮੁਖ ਤੈ ਪ੍ਰਕਾਸੀ"'' 

ਨਾਹਿੰ ਬਿਲੰਬ ਕਰਹੁ ਰਣ ਜੂਝਨ ਤੇ, 

ਜਗ ਜੀਵਨ ਜਾਨ ਲੇਹੁ ਜਨ ਦਾਸੀ/ 

ਭਟ” ਔਰ ਨਹਿ ਮੁਖ ਜੌਰਤ ਜਹਿ, 

ਸਿੰਘ ਜੂਝ ਮਰਹਿਂ ਰਣ ਮਹਿ ਅਵਨਾਸੀ/ 

ਸਿੰਘ ਰਾਥੇਗੁ ਧਰਮ ਕੌ' ਹੇਤ ਸਦਾ, 

ਅਧਰਮ ਪਕੜ ਜੜ ਮੁਲ ਬਿਨਾਸੀ। ੬॥ ੯੨੩॥ 

ਅਰਥ: ਗੁਰੂ ਜੀ ਨੇ ਪਵਿੱਤਰ ਮੁਖ ਤੋਂ ਇਹ ਗੱਲ ਕਹੀ ਕਿ ਹੁਣ 
ਗ਼ਰੀਬਾਂ/ਧਰਮੀਆਂ ਦੀ ਪ੍ਰਤਿਪਾਲਣਾ ਕਰੋਂ। ਯੁੱਧ ਵਿਚ ਜੂਝਣ ਤੋਂ ਦੇਰ ਨਾ ਕਰੋ ਤੇ 
ਸੰਸਾਰੀ ਜੀਵਨ ਨੂੰ ਆਪਣੀ ਦਾਸੀ ਜਾਣ ਲਵੋ। ਜਿੱਥੇ ਭਾੜੇ 'ਤੇ ਲਿਆ ਹੋਇਆ 
ਸਿਪਾਹੀ/ਜੋਧਾ ਜੂਝਣ ਤੋਂ ਡਰਦਾ ਹੈ, ਉਥੇ ਸਿੰਘ ਰਣ ਵਿਚ ਜੂਝਦੇ ਸ਼ਹੀਦੀ ਪਾ ਕੇ 
ਅਮਰ ਹੋ ਜਾਂਦੇ ਹਨ। ਸਿੰਘ ਹਮੇਸ਼ਾ ਧਰਮ ਨਾਲ ਪਿਆਰ ਕਰੇਗਾ ਤੇ ਅਧਰਮ ਦੀ ਜੜ੍ਹ 
ਫੜ ਕੇ ਮੁੱਢੋਂ ਹੀ ਖ਼ਤਮ ਕਰ ਦੇਵੇਗਾ॥ ੬॥ ੯੩॥ 
ਜਨ ਸੰਤ ਮਹੰਤ ਬਡੋ ਭਗਵੰਤ; 
ਦੈ ਅੰਮ੍ਰਿਤ ਪੂਰਨ ਕਾਰਜ ਕੀਉਂ। 


ਫੁਨ ਕਹੀਅਨ ਅੰਮ੍ਰਿਤਪਾਨ ਕਰਹੁ, 
ਸਬ ਬੰਧ ਕਟਹਿ ਤੁਮਰੇ ਸੁਤ ਜੀਉ। 


੧੫੨. ਕਹੀ, ੧੫੩. ਭਾੜੇ 'ਤੇ ਲਿਆ ਹੋਇਆ ਸਿਪਾਹੀ ਯੋਧਾ 
ਚਿਤ ਕਲਗੀਧਰ ਜੀ ਕਾ / 171 


ਸਿਰ ਭੋਟ ਕਰਹੁ ਅਪਨੇ ਗੁਰ ਕਉ, 

ਗੁਰ ਨਦਾਰਿ ਤੋਂ ਗੁਗਸਿਖ ਅੰਮ੍ਰਿਤ ਪੀਉ। 

ਫੁਨ ਗਹਿਤ ਕੁਰਹਿਤ ਬਤਾ/ਇ ਸਬੀ, 

ਗੁਰ “ਵਾਹਿਗੁਰੂ” ਗੁਰ ਮੰਤ੍ਰ ਦੀਉ॥.੭/ ੯੪॥ 

ਅਰਥ : ਵੱਡੇ ਭਾਗਾਂ ਵਾਲੇ ਸੇਵਕਾਂ, ਸੰਤਾਂ, ਮਹੰਤਾਂ ਨੂੰ ਖੰਡੇ-ਬਾਟੇ ਦੀ ਪਾਹੁਲ 
(ਅੰਮਿ੍‌ਤ) ਦੀ ਦਾਤ ਦੇ ਕੇ ਧਰਮ ਕਾਰਜ ਸੰਪੂਰਨ ਕੀਤਾ। ਫਿਰ ਸਭ ਨੂੰ ਕਿਹਾ, “ਪੁੱਤਰ 


ਜੀਓ! ਤੁਸੀਂ ਅੰਮ੍ਿਤਪਾਨ ਕਰੋ, ਤੁਹਾਡੇ ਸਭ ਬੰਧਨ ਕੱਟੇ ਜਾਣਗੇ। ਹੇ ਗੁਰਸਿੱਖੋ! 


ਆਪਣੇ ਗੁਰੂ ਨੂੰ ਸੀਸ ਭੇਂਟ ਕਰਕੇ ਗੁਰੂ ਦੀ ਕ੍ਰਿਪਾ ਨਾਲ ਅੰਮਿ੍‌ਤ ਛਕੋ।” ਫਿਰ ਸਤਿਗੁਰੂ 
ਜੀ ਨੇ ਰਹਿਤ ਕੁਰਹਿਤ ਦੱਸੀ ਤੇ “ਵਾਹਿਗੁਰੂ” ਗੁਰਮੰਤ ਦੀ ਦਾਤ ਬਖ਼ਸ਼ੀ॥ ੭॥ ੯੪॥ 


ਕਬਿੱਤ : ਸ਼ਾਸ਼ ਕੇ ਦਿਵਈਆ'" ਮੌਰੇ ਪ੍ਰਾਣਨ ਰਖਈਆ ਗੁਰੂ, 
ਰਾਖਨੰ ਕੰ ਪੂਤ ਕਉਂ ਸ਼ਵੈਯਮ"'“ ਚਲੇ ਆਤ ਹੈੱ/ 
ਜੁਧ ਕੇ ਜਿਤਈਆ ਹਨੇ"'“ ਅਰਣ ਮੈਦਾਨੇ ਗੁਰ, 
ਸੂਰਜ ਮਾਨਿੰਦ"'” ਨੰਦਪੁਗੀ ਰਸ਼ਨਾਤ ਹੈੱ/ 
ਸ਼ੁਤਨ ਮਝਾਰ ਸਰ ਅੰਬਰ ਸੁਹਾਤ ਹੈੱ'/ 
ਰਿਖ ਮੁਨ ਸਿਧ ਬੁਧ ਜੋਧਨ ਜਿਤਈਆ ਜੁਧ, 


ਗੁਰੂ ਬਰ ਹੇਤ ਰਖ ਪਗ ਸੂਰ ਪਾਤ ਹੈ ੧॥ ੯੫॥ 
ਅਰਥ : ਸਤਿਗੁਰੂ ਜੀ ਮੈਨੂੰ ਸਵਾਸ ਬਖ਼ਸਣ ਵਾਲੇ ਤੇ ਪ੍ਰਾਣਾਂ ਦੀ ਰੱਖਿਆ ਕਰਨ 
ਵਾਲੇ ਹਨ ਅਤੇ ਆਪਣੇ ਸੇਵਕ ਪੁੱਤਰ ਦੀ ਪੈਜ ਰੱਖਣ ਵਾਸਤੇ ਖ਼ੁਦ ਚੱਲ ਕੇ ਆਉਂਦੇ 
ਹਨ। ਗੁਰੂ ਜੀ ਯੁੱਧ ਨੂੰ ਜਿੱਤਣ ਵਾਲੇ ਤੇ ਰਣਭੂਮੀ ਵਿਚ ਦੁਸ਼ਮਣਾਂ ਨੂੰ ਮਾਰਨ ਵਾਲੇ 
ਅਨੰਦਪੁਰ ਸਾਹਿਬ ਵਿਖੇ ਸੂਰਜ ਵਾਂਗ ਪ੍ਰਕਾਸ਼ ਕਰ ਰਹੇ ਹਨ। ਸਿੰਘਾਂ ਨੂੰ ਸਾਜਣ ਵਾਲਾ 
ਤੇ ਅੰਮ੍ਰਿਤ ਦੀ ਦੀਖਿਆ ਦੇਣ ਵਾਲਾ ਗੁਰੂ-ਪਿਤਾ ਆਪਣੇ ਪੁੱਤਰਾਂ ਵਿਚ ਅਸਮਾਨ 
ਵਾਂਗ ਸੋਭਾ ਪਾ ਰਿਹਾ ਹੈ।ਰਿਸ਼ੀ ਮੁਨੀ, ਸਿਧ, ਬੁੱਧੀਮਾਨ ਤੇ ਯੁੱਧ ਜਿੱਤਣ ਵਾਲੇ ਜੋਧੇ ਗੁਰੂ 
ਜੀ ਪਾਸੋਂ ਪਿਆਰ/ਅਸ਼ੀਰਵਾਦ ਪ੍ਰਾਪਤ ਕਰਨ ਵਾਸਤੇ (ਗੁਰੂ ਜੀ ਦੇ) ਚਰਨਾਂ ਦੀ ਧੂੜ 
ਪ੍ਰਾਪਤ ਕਰਦੇ ਹਨ॥ ੧॥ ੯੫॥ 
ਸਬਦ: ਨੰਦਪੁਰ ਸਹਰ ਗੋਬਿੰਦ ਕੋਂ ਬੇਟਾ ਜਯਤਾ ਨਾਮ ਲੀਓ ਗੀ। 
ਸ਼ਬਦਾ ਸੁਰਤਿ ਕਉਂ ਮੇਲਿ ਕੰ ਸ਼ਤਿਗੁਰ ਨਾਮੁ ਕੌ ਦਾਨ ਦੀਓ ਗੀ/ 
ਸ਼ਤਿਗੁਰ ਰੰਕ" ਕਉਂ ਡੂਪਤਿ"' ਕਰਹਿਂ ਐਸ ਸ਼ੁਕਾਮ ਕਓ ਰੰ/ 
ਖਾਲਸ ਭਏ ਅਖਾਲਸ਼"” ਸ਼ਿਖ ਗਨ ਅੰਮ੍ਰਿਤਪਾਨ ਕੀਓ ਗੀ। 


੧੫੪. ਦੇਣਹਾਰ, ਦਾਤਾ, ੧੫੫. ਖ਼ੁਦ, ੧੫੬. ਮਾਰਨ ਵਾਲੇ, ੧੫੭. ਵਾਂਗੂੰ, ੧੫੮. ਕੰਗਾਲ, 
੧੫੯. ਰਾਜਾ, ੧੬੦. ਪਤਿਤ 


172 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਤਬ ਤੇ ਗੋਬਿੰਦ ਪੰਥ ਨਿਆਰਾ ਸਬ ਜਗ ਮਾਨ ਲੀਓ ਗੀ) 
ਪੰਥ ਕਉਂ ਸੋਗ ਬਿਰੋਧ ਹਰਖ ਤੇ ਮੁਕਤਾ ਜਾਨ ਲਓ ਗੰ। 
ਸ਼ਚਖੰਡਾ ਅਰ ਅਨੰਦਪੁਗੀ ਕਉਂ ਏਕੁ ਸ਼ਮਾਨ ਕੀਓ ਗੀ/ 

ਹਰਿ ਮਹਿ ਹਰਿ ਜਨ ਲਹੈਨ ਭਏ' ਹੈ' ਹਰਿ ਜਸ਼ ਗਾਨ ਕੀਓਂ ਗੀ॥ ੧॥ ੬੬॥ 


ਅਰਥ : ਅਨੰਦਪੁਰ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ (ਭਾਈ) ਜੇਤੇ ਨੇ 
ਨਾਮ/ਅੰਮਤ ਪ੍ਰਾਪਤ ਕੀੜਾ। ਸਤਿਗੁਰੂ ਜੀ ਨੇ ਉਸ ਦੀ ਸੁਰਤਿ ਸ਼ਬਦ ਨਾਲ ਮੇਲ, 

ਨਾਮ-ਉਪਦੇਸ਼ ਦਾ ਦਾਨ ਦਿੱਤਾ।ਸਤਿਗੁਰੂ ਜੀ ਕੰਗਾਲਾਂ ਨੂੰ ਰਾਜੇ ਕਰਕੇ ਅਜਿਹੇ ਸ੍ਰੇਸ਼ਟ 
ਕਾਰਜ ਕਰ ਰਹੇ ਹਨ। ਜਿਹੜਾ ਸਿੱਖ ਅਜੇ “ ਨਖ਼ਾਲਸ” ਸੀ, ਉਸ ਨੂੰ ਅੰਮ੍ਰਿਤ ਦੀ ਦਾਤ ਦੇ 
ਕੇ ਖ਼ਾਲਸਾ” ਬਣਾ ਦਿੱਤਾ। ਤਦ ਤੋਂ' ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਲਸਾ- -ਪੰਥ ਸਾਰੇ 
ਜਗਤ ਨੇ (ਉੱਤਮ ਮੰਨ ਲਿਆ ਹੈ) ਤੇ ਸਮਝ ਲਿਆ ਹੈ ਕਿ ਖ਼ਾਲਸਾ ਪੰਥ ਹਰਖ-ਸੋਗ, 
ਵਿਰੋਧ ਆਦਿ ਤੋਂ ਮੁਕਤ ਹੈ।ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਨੂੰ ਸਚਖੰਡ ਦੇ ਸਮਾਨ 
ਕਰ ਦਿੱਤਾ ਹੈ। ਹਰਿ-ਜੱਸ ਗਾਉਂਦੇ ਸਤਿਗੁਰੂ ਦੇ ਸਿੱਖ ਪਰਮੇਸ਼ਰ ਦੇ ਪਿਆਰ ਵਿਚ 
ਲਿਵਲੀਨ ਹੋਏ ਹਨ॥ ੧॥ ੯੬॥ 


ਦੋਹਿਰਾ : ਪ੍ਰਭਾ ਕ੍ਰਿਪਾ ਕਰ ਦੀਜੀਏ ਜੀਵਨ ਸਿੰਘ ਕੇ ਦਾਨ/ 
ਤਨ ਮਨ ਧਨ ਅਗਪਿਤ ਕਰ੍ਹੁੰ ਪ੍ਰੀਤੀ ਕੈ ਪਰਮਾਨ॥ ੧॥ ੬੭॥ 
ਅਰਥ : ਹੈ ਪਰਮਾਤਮਾ! ਕ੍ਰਿਪਾ ਕਰਕੇ ਜੀਵਨ ਸਿੰਘ ਨੂੰ ਅਜਿਹਾ ਦਾਨ ਬਖ਼ਸ਼ੋ ਕਿ 
ਮੈਂ ਪ੍ਭੂ-ਪ੍ਰੀਤੀ ਵਜੋਂ ਆਪ ਜੀ ਨੂੰ ਤਨ, ਮਨ, ਧਨ ਅਰਪਣ ਕਰ ਸਕਾਂ॥ ੧॥ ੯੭॥ 


ਗੁਰ ਸਿਖਨ ਕੀ ਸੇਵ ਤੇ ਮਨ ਤਨ ਭਏ ਅਰੋਂਗ/ 
ਜੀਵਨ /ਸੰਘ ਪ੍ਰਭ ਹਰ ਲੀਏ ਕਿਲ ਬਿਖ ਸ਼ਗਰੇ ਰੋਗ/ ੨॥ ੯੮॥ 
ਅਰਥ : ਗੁਰਸਿੱਖਾਂ ਦੀ ਸੇਵਾ ਕਰਨ ਨਾਲ ਮਨ ਤੇ ਤਨ ਦੇ ਰੋਗ ਮੁਕਤ ਹੋ ਜਾਂਦੇ 
ਹਨ। (ਭਾਈ) ਜੀਵਨ ਸਿੰਘ ਦੇ ਸਾਰੇ ਰੋਗ, ਗੁਨਾਹ ਪ੍ਰਭੂ ਨੇ ਨਸ਼ਟ ਕਰ ਦਿੱਤੇ ਹਨ॥ ੨॥ 
੮ 
ਸਵੈਯਾ : ਮੰਦਾ ਸ਼ਗੰਧ ਕੁਦੰਝ ਪਵਨ ਜਨ, 
ਚਵਰ ਕਰਹਿ ਗੁਰ ਕਉਂ ਸੁਖਦਾਈ) 
ਬਰ ਭਟ ਸਜੇ ਸ਼ ਦੀਵਾਨ ਮਧੇ; 
ਗੁਰ ਸਿੰਘਨ ਸੰਮਖ ਐਸ਼ ਅਲਾਈ)। 
ਨਿਜ ਜੋਤਿ ਧਗੀ ਨਿਜ ਰੂਪ ਦੀਆ; 
ਤਜ ਬਰਨ ਐਂ ਜਾਤ ਗੁਰਾਂ ਦਰ ਪਾਈ/ 
ਸੌ ਗਤਿ ਗਹਿ” ਨਘ ਭਿਪਰਨ ਕੀ, 
ਤਿਨ ਕੌਂ ਗੁਰ ਦਰਸ਼ਨ ਵੌਚਿਤ ਹਾਈ ੧॥ ੯੯॥ 


੧੬੧. ਪਕੜੇ, ਪ੍ਰਾਪਤ ਕਰੇ। 


ਚਿਤ ਕਲਗੀਧਰ ਜੀ ਕਾ / 173 


ਅਰਥ : ਜਾਣ ਲਵੋ ਕਿ ਕੁਟੰਬ ਦੀ ਸੁਗੰਧੀ ਭਰੀ ਸੁਖਦਾਇਕ ਹਵਾ ਗੁਰੂ ਜੀ ਨੂੰ 
ਹੌਲੀ-ਹੌਲੀ ਚਵਰ ਕਰ ਰਹੀ ਹੈ। ਜੋ ਸ੍ਰੇਸ਼ਟ ਯੋਧੇ ਦੀਵਾਨ/ਸਭਾ ਵਿਚ ਗੁਰੂ ਜੀ ਦੇ 
ਸਨਮੁਖ ਸੱਜ ਬੈਠੇ ਹਨ, ਉਨ੍ਹਾਂ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਫੁਰਮਾਉਂਦੇ 
ਹਨ ਕਿ ਮੈਂ ਆਪਣੀ ਜੋਤ ਤੁਹਾਡੇ ਹਿਰਦੇ ਵਿਚ ਰੱਖ ਕੇ ਤੁਹਾਨੂੰ ਆਪਣਾ ਰੂਪ ਬਖ਼ਸ਼ 
ਦਿੱਤਾ ਹੈ ਅਤੇ ਬਿਪਰਵਾਦੀ ਵਰਣ-ਵੰਡ ਤੇ ਉੱਚੀ-ਨੀਵੀਂ ਜਾਤ-ਪਾਤ ਦਾ ਭਰਮ 
ਖ਼ਤਮ ਕਰਕੇ, ਪ੍ਰਭੂ-ਦਰ ਪ੍ਰਾਪਤ ਕੀਤਾ ਹੈ। ਸੋ ਗੁਰਸਿੱਖੋ ! ਯਾਦ ਰੱਖਣਾ, ਜੋ ਵੀ ਸਿੰਘ- 
ਸਿੰਘਣੀ ਬ੍ਰਾਹਮਣਵਾਦੀ ਸੋਚ ਮੁਤਾਬਕ ਕਰਮ ਕਰੇਗਾ, ਉਸ ਨੂੰ ਗੁਰੂ ਜੀ ਦੇ ਦਰਸ਼ਨ 
ਪਾਪਤ ਨਹੀਂ ਹੋਣਗੇ॥ ੧॥ ੯੯॥ 


ਗੁਰੂ ਗੋਬਿੰਦ ਸਿੰਘ ਕਾ ਸਿਖ ਸੋਇ, 

ਜੋਇ ਜੋਤਿ ਅਕਾਲ ਸ਼ਗਲ ਮਹਿ ਮਾਨੈ/ 

ਬਰਨ ਐਂ ਜਾਤ ਕੌ ਮਾਨੈ ਨਹਿ, 

ਸੁਭਾ ਕਰਮਨ ਕਉਂ ਸੁਭ ਬਰਨ ਬਖਾਨੰ/ 

ਦੀਨਨ ਕੀ ਪ੍ਰਿਤਪਾਲ ਕਗਹਿ, 

ਅਘਵੰਤ" ਮਲੀਨ" ਸਤਰ ਸਮ ਜਾਨੰ/ 

ਜਬ ਅਉਧ”? ਬਣੇ ਰਣ ਜੂਝਨ ਕੀ, 

ਤਬ ਤੇਗ ਕੌ ਜੋਤਿ ਨਿਰੰਜਨ ਮਾਨੈ॥ ੨॥ ੧੦੦॥ 

ਅਰਥ : ਉਹ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਸਿੱਖ ਹੋਵੇਗਾ ਜੋ ਹਰ-ਇਕ ਵਿਚ 
ਅਕਾਲ ਪੁਰਖ ਦੀ ਜੋਤ ਮੰਨਦਾ ਹੈ ਭਾਵ ਪਹਿਚਾਣਦਾ ਹੈ। ਵਰਨ-ਵੰਡ ਤੇ ਜਾਤ-ਪਾਤ 
ਨੂੰ ਨਾ ਮੰਨੇ ਸਗੋਂ ਚੰਗੇ ਕੰਮ ਕਰਨ ਨੂੰ ਚੰਗਾ ਵਰਨ ਦੱਸੇ। ਦੀਨ-ਦੁਖੀਆਂ ਦੀ ਸੇਵਾ- 
ਸੰਭਾਲ ਕਰੇ ਅਤੇ ਮਲੀਨ ਬੁੱਧੀ ਵਾਲੇ ਪਾਪੀਆਂ ਨੂੰ ਦੁਸ਼ਮਣ ਦੇ ਸਮਾਨ ਜਾਣੇ। ਜਦੋਂ 
ਰਣਭੂਮੀ ਵਿਚ ਜੂਝਣ ਦਾ ਸਮਾਂ ਆਵੇ ਉਦੋਂ' ਕਿਰਪਾਨ ਨੂੰ ਹੀ ਅਕਾਲ ਪੁਰਖ ਦੀ ਜੋਤ 
ਸਵੀਕਾਰ ਕਰੇ॥ ੨॥ ੧੦੦॥ 


ਜੁਧ ਜੋਰ ਭਯਾ ਦੁਹਿ ਓਰਨ ਤੇ 

ਦੁਹਿ ਸੈਨਨ ਅਤਿ ਪ੍ਰਹਾਰ ਲਗਾਏ/ 

ਕਾਰਿ ਕੁੰਭ" ਕੇ ਸੰਗਿ ਕਰਿ ਕੁੰਡ ਮਿਲੇ 

ਸਰ" ਅਤਿ ਭਿਆਨ ਪਦਾਤ"” ਚਲਾਏ/ 

ਨੱੜ ਨਲ 

ਜਨ ਤੋਇਦ '' ਨੰਦਪੁਗੀੰ ਘਿਰ ਆਏ/ 

ਡਰ ਕਾਤਰ ਗਣਿ ਮੁਖ ਮੌਰ ਗਏ 

ਜੁਧ ਮਹਿੰ ਬਰ ਬੀਰ ਅਤਿ ਹਰਖਾਏ/ ੩/ ੧੦੧/ 
੧੬੨. ਪਾਪੀ, ੧੬੩. ਮੰਦੀ ਮਤਿ ਵਾਲੇ, ੧੬੪. ਸਮਾਂ, ੧੬੫. ਗੁਰਜ, ੧੬੬. ਤੀਰ, 
੧੬੭. ਪੈਦਲ, ੧੬੮. ਬੱਦਲ। 


174 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਅਰਥ : ਗੁਰੂ ਜੀ ਦੀ ਕ੍ਰਿਪਾ ਤੋਂ ਬਿਨਾਂ ਹਿਰਦੇ ਵਿਚ ਪ੍ਰੇਮ ਤੇ ਪ੍ਰੇਮ ਤੋਂ ਬਿਨਾਂ ਪ੍ਰੇਮ- 
ਅਗਨਿ ਅਤੇ ਪ੍ਰੇਮ-ਅਗਨਿ ਤੋਂ ਬਫ਼ੈਰ ਨਿਮਰਤਾ ਪ੍ਰਾਪਤ ਨਹੀਂ ਹੁੰਦੀ ਅਤੇ ਨਾ ਹੀ 
ਹਉਮੈ ਦਾ ਤਿਆਗ ਹੁੰਦਾ ਹੈ॥ ੫॥ ੧੦੬॥ 


ਸਬਦ: ਮਾਯਾ ਮੋਹ ਵਿਡੰਬਨ"' ਕਗਹਿਂ ਇਨ ਤੋਂ ਚੀਤ ਨ ਧਰਿਓ ਰੇ/ 
ਫ਼ੌਧ ਲੋਭ ਹੰਕਾਰ ਛੀਜਾਣੈ'” ਗੁਰਮਖ ਇਨ ਤੇ ਲਰਿਓ ਰੇ। 
ਕਾਮ ਬਲੀ ਬਹੁ ਸੰਤ ਸ਼ਤਾਣੈ ਗੁਰ ਸ਼ਿਖ ਸਰਨੀ ਪਰਿਓ ਰੇ/ 
ਗੁਰ ਸ਼ਬਦਿ ਏਹੁ ਜੁਗਤਿ ਬਨਾਈ ਹਉਸੈ' ਦੈਂਤ ਜਕਰਿਓ ਰੇ/ 
ਗੁਰ ਹੁਕਮਿ ਸੁਭ ਕਰਮ ਕਮਾਣੈ ਜਮ ਕਾ ਸੰਸਾ ਮਰਿਓ ਰੇ! 
ਜਨਮ ਮਰਣ ਕੀ ਫਾਂਸੀ ਕਾਟੀ ਸ਼ਤਿ ਸੰਗ ਪਾਰ ਉਤਰਿਓ ਰੇ/ 
ਜ਼ਯਤੇ ਸਤਿਗੁਰ ਸੰਗਤ ਪਾਈ ਸੰਤ ਜਨਾ ਸੰਗ ਤਾਰਿਓ ਰੇ॥ ੧। ੧੦੭॥ 
ਅਰਥ : ਮੋਹ ਮਾਇਆ ਪਾਖੰਡ ਕਰ ਰਹੀ ਹੈ। ਇਸ ਵੱਲ ਧਿਆਨ ਨਾ ਦੇਵੋ। ਕ੍ਰੋਧ, 
ਲੋਭ, ਅਹੰਕਾਰ ਨੂੰ ਗੁਰਮੁੱਖਾਂ ਨੇ ਲੜ ਕੇ ਨਾਸ ਕੀਤਾ ਹੈ। ਜਿਸ ਬਲਵਾਨ ਕਾਮ ਨੇ ਸੰਤਾਂ 
ਨੂੰ ਬਹੁਤ ਸਤਾਇਆ, ਉਹ ਗੁਰਸਿੱਖਾਂ ਦੀ ਚਰਨ-ਸ਼ਰਨੀ' ਢਹਿ ਪਿਆ। ਉਨ੍ਹਾਂ ਨੇ ਗੁਰੂ 
ਦੇ ਸ਼ਬਦ ਨੂੰ ਹਿਰਦੇ ਵਿਚ ਵਸਾ ਕੇ ਐਸੀ ਜੁਗਤਿ ਰਚੀ ਕਿ ਹਉਮੈ ਰੂਪੀ ਦੈਂਤ ਨੂੰ ਵੀ ਫੜ 
ਲਿਆ। ਗੁਰੂ ਦੇ ਹੁਕਮ ਵਿਚ ਚੰਗੇ ਕਰਮ ਕਮਾਉਣ ਨਾਲ ਗੁਰਸਿੱਖਾਂ ਦੇ ਮਨ ਵਿਚ ਜਮਾਂ 
ਦਾ ਡਰ/ਸਹਿਮ ਖ਼ਤਮ ਹੋ ਗਿਆ। ਗੁਰਸਿੱਖ ਦੀ ਜਨਮ-ਮਰਨ ਦੀ ਫਾਹੀ ਕੱਟੀ ਗਈ 
ਅਤੇ ਸਤਿ-ਸੰਗਤ ਕਰਨ ਨਾਲ ਉਹ ਭਵਸਾਗਰ ਤਰ ਗਿਆ। ਹੇ ਭਾਈ! ਜੈਤੇ ਨੇ 
ਸਤਿਗੁਰੂ ਜੀ ਦੀ ਸੰਗਤ ਪ੍ਰਾਪਤ ਕੀਤੀ ਤੇ ਸੰਤ ਜਨਾਂ ਭਾਵ ਗੁਰਸਿੱਖਾਂ ਦੀ ਸੰਗਤ 
ਕਰਨ ਨਾਲ ਤਰ ਗਿਆ॥ ੧॥ ੧੦੭॥ 


ਸਵੈਯਾ : ਜਹਿਂ ਮੁਸ਼ਕਲ ਅਤਿ ਸਿਰ ਆਨ ਬਨੇ, 
ਤਾਹਿਂ ਨਾਮੁ ਤੇਰੋਂ ਸੁਖਦਾਈ ਹੈ। 
ਜਹਹਿਂ ਬੰਧਪ ਸੰਗ ਸ਼ਬ ਤਜ ਜੈ' ਹੈ, 
ਤਹਿ ਸ਼ੰਗ ਤੇਰੈ ਰਘਰਾਈ ਹੈ/ 
ਹਰਿ ਨਾਮੁ ਤਾਹਿਂ ਰਸਨਾਈ ਹੈ। 
ਜਹਿਂ ਸ਼ਿੰਹ ਅਥਾਹ ਘਮਘੋਰ”" ਬਨੇ, 
ਹਰਿ ਨਾਮ ਜਪਤੁ ਤਰ ਜਾਈ ਹੈ/ 
ਜਹਿਂ ਮਹਾ ਭਿਆਨਿਕ ਅਗਨਿ ਜਲੇ, 
ਹਰਿ ਨਾਮ ਪੁਹਾਰ`' ਸ਼ਹਾਈ ਹੈ॥ ੧॥ ੧੦੮॥ 


੯੨੦ “੨੩੨੩ 


ਅਰਥ : ਹੇ ਭਾਈ ! ਜਿੱਥੇ ਤੇਰੇ ਸਿਰ ਬਹੁਤ ਮੁਸ਼ਕਲ ਆ ਪਵੇ ਤਾਂ ਉਸ ਸਮੇਂ ਪ੍ਰਮੇਸ਼ਰ 
੧੬੯. ਪਾਖੰਡ, ਵਿਖਾਵਾ, ੧੭੦. ਨਾਸ ਕੀਤਾ, ੧੭੧. ਘੁਮਣਘੇਰੀ, ੧੭੨. ਵਰਖਾ 
176 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਦਾ ਨਾਮ ਤੈਨੂੰ ਸੁਖ ਦੇਣ ਵਾਲਾ ਹੈ। ਜਦੋਂ' ਸਾਰੇ ਸਨਬੰਧੀ ਤੇ ਸੰਗੀ-ਸਾਥੀ ਸਾਥ ਛੱਡ 
ਜਾਣ, ਉਸ ਸਮੇਂ ਤੇਰਾ ਸਾਥ ਦੇਣ ਵਾਲਾ ਪਰਮਾਤਮਾ ਹੈ। ਜਿੱਥੇ ਅਗਿਆਨਤਾ ਦਾ ਘੁੱਪ 
ਹਨੇਰਾ ਬਣ ਜਾਵੇ, ਉੱਥੇ ਪਰਮਾਤਮਾ ਦਾ ਨਾਮ-ਸ਼ਬਦ ਪ੍ਰਕਾਸ਼ ਕਰਦਾ ਹੈ। ਜਿੱਥੇ 
ਸੰਸਾਰਿਕ ਜੀਵਨ ਵਿਚ ਚਿੰਤਾ- -ਅੰਦੇਸੇ ਰੂਪੀ ਘੁੰਮਣਘੇਰੀ ਹੋਵੇ, ਉਸ ਨੂੰ ਨਾਮ ਜਪ ਕੇ 
ਤਰ ਜਾਈਦਾ ਹੈ। ਜਿੱਥੇ ਮਹਾਂ ਭਿਆਨਕ ਤਿ੍‌ਸ਼ਨਾ ਦੀ ਅੱਗ ਬਲੇ, ਉੱਥੇ ਪਭੂ-ਨਾਮ ਦੀ 
ਬਰਸਾਤ ਸਹਾਈ ਹੁੰਦੀ ਹੈ॥ ੧॥ ੧੦੮॥ 


ਚੌਪਈ : ਗੁਰ ਸਿਖਿ ਸ਼ੇਵਾ ਊਚ ਤੇ ਊਂਚੀ/ 
ਗੁਰ ਸਿਖਿ ਸੇਵਾ ਸੂਚ ਤੇ ਸੂਚੀ। 
ਗੁਰ ਸਿਖਿ ਸੇਵਾ ਦੇਹਿ ਪਵਿਤ੍ਰਾ/ 
ਗੁਰ ਲਿਖਿ ਸੇਵਾ ਸ਼ਤ੍ਰ ਭਿ ਿਤ੍ਰਾ/ 
ਗੁਰ ਸ਼ਿਖਿ ਸੇਵਾ ਉਤਮ ਧਰਮ/ 
ਗੁਰ ਸ਼ਿਖਿ ਸੇਵਾ ਸੁਫਲ ਕਰਮ/ 
ਗੁਰ ਸ਼ਿਖਿ ਸੇਵਾ ਤੇ ਮਨ ਨਿਰਮਲ। 
ਗੁਰ ਸਿਖਿ ਸੇਵਾ ਉਤਰੈ ਕਲਮਲ। 
ਗੁਰ /ਸਿਖਿ ਸੇਵਾ ਕਗਹਿ ਵਡਭਾਗਾ/ 
ਜਾ ਕਾ ਮਸਤਕ” ਸੋਇਆ ਜਾਗਾ। 
ਗੁਰ ਸਿਖਿ ਹੂਗੀ ਮੁਕਤਿ ਪ੍ਰਾਪਤਾ/ 
ਗੁਰ ਸਿਖਿ ਸੇਵ ਨ ਦੂਖ ਝਿਆਪਤ/ 
ਜਯਤੇ ਸਿਖਿ ਸੇਵਾ ਮੁਖ ਉਜਵਲ "?। 
ਗੁਰ ਸਿਖਿ ਸੇਵਾ ਤਗੀਐ ਭਉਜਲ/ ੧॥ ੧੦੯॥ 

__ਅਰਥ : ਗੁਰਸਿੱਖ ਦੀ ਸੇਵਾ ਕਰਨੀ ਉੱਚੀ ਤੋਂ ਉੱਚੀ ਤੇ ਸੁੱਚੀ ਤੋਂ ਸੱਚੀ ਹੈ। 
ਗੁਰਸਿੱਖ ਦੀ ਸੇਵਾ ਕਰਨ ਨਾਲ ਸਰੀਰ ਪਵਿੱਤਰ ਹੁੰਦਾ ਹੈ ਤੇ ਦੁਸ਼ਮਣ ਮਿੱਤਰ ਬਣ ਜਾਂਦੇ 
ਰ ਹਨ। ਗੁਰਸਿੱਖਾਂ ਦੀ ਸੇਵਾ ਕਰਨੀ ਸ੍ਰੇਸ਼ਟ ਧਰਮ ਹੈ ਅਤੇ ਫਲਦਾਇਕ ਕਰਮ ਹੈ। ਗੁਰਸਿੱਖ 
ਦੀ ਸੇਵਾ ਕਰਨ ਨਾਲ ਮਨ ਨਿਰਮਲ ਹੋ ਜਾਂਦਾ ਹੈ ਅਤੇ ਮਾਯਾ/ਵਿਕਾਰਾਂ ਦੀ ਮੈਲ ਮਨ 
ਤੋਂ ਲੱਥ ਜਾਂਦੀ ਹੈ। ਗੁਰਸਿੱਖ ਦੀ ਸੇਵਾ ਵੱਡੇ ਭਾਗਾਂ ਵਾਲਾ ਹੀ ਕਰਦਾ ਹੈ, ਜਿਸ ਦੇ ਸੁੱਤੇ 
ਹੋਏ ਭਾਗ ਜਾਗ ਪੈਂਦੇ ਹਨ। ਗੁਰਸਿੱਖਾਂ ਦੀ ਚਰਨ-ਧੁੜ ਨਾਲ ਮੋਖ-.ਦਵੀ ਪਾਪਤ 
ਹੁੰਦੀ ਹੈ ਅਤੇ ਜਨਮ-ਮਰਨ ਆਦਿ ਦੁੱਖ ਨਹੀਂ ਬਿਆਪਦਾ। ਹੇ ਜੈਤੇ! ਗੁਰਸਿੱਖਾਂ ਦੀ 
ਸੇਵਾ ਕਰਨ ਨਾਲ ਮੁਖ ਸੁਰਖ਼ਰੂ ਹੁੰਦਾ ਹੈ ਅਤੇ ਭਵਜਲ/ਸੰਸਾਰ ਤਰ ਜਾਈਦਾ ਹੈ॥ ੧॥ 
੧੦੯॥ 


੧੭੩. ਭਾਗ (ਕਿਸਮਤ), ੧੭੪. ਉਜਲਾ, ਸਾਫ਼-ਸੁਥਰਾ 
ਚਿਤ੍੍‌ ਕਲਗੀਧਰ ਜੀ ਕਾ / 177 


ਸਵੈਯਾ : ਪਾਂਚ ਬਡੇ ਪ੍ਰਭ ਕੈ ਦਰ ਹੈ 
ਅਰ ਪਾਂਚ ਕਾ ਮਾਨ ਹੈ ਗੁਰਦਰਬਾਰੇ/ 
ਜਿਪਾਨ ਕੜਾ ਕਛ ਕੇਸ ਕੰਕਤ, 
ਕਰ ਦੀਨਹਿਂ ਨਿਸਚੈ ਪਾਂਚ ਕਕਾਰੇ/ 
ਪਾਂਚ ਕਕਾਰ ਦੀਏ ਗੁਰ ਨੰ, 
ਪੁੰਜ ਪਾਂਚ ਕਾ ਪਾਂਚ ਵਿਕਾਰਨ ਮਾਰੇ! 
ਭੇਦ ਕੋਇ ਗੋਪ ਨਹਿ ਇਨ ਮਹਿ 
ਪ੍ਰਭਾ ਕੇ ਚਿੰਨ੍ਹ ਪਾਂਚ ਪ੍ਰਭੂ ਅਤਿ ਪਿਆਰੇ॥ ੧॥ ੧੧੦॥ 
ਅਰਥ : ਪਰਮਾਤਮਾ ਦੇ ਦਰ `ਤੇ ਪੰਜ ਵੱਡੇ ਹਨ ਅਤੇ ਗੁਰੂ ਦਰਬਾਰ ਵਿਚ ਪੰਜਾਂ ਦਾ 
ਹੀ ਮਾਨ ਹੈ। ਕ੍ਰਿਪਾਨ, ਕੜਾ, ਕਛਹਿਰਾ, ਕੇਸ, ਕੰਘਾ ਇਹ ਪੰਜ ਕਕਾਰ ਸਤਿਗੁਰੂ ਜੀ 
ਨੇ ਨਿਸਚਿਤ ਕਰ ਦਿੱਤੇ ਹਨ। ਇਹ ਪੰਜ ਕਕਾਰ ਜੋ ਸਤਿਗੁਰੂ ਜੀ ਨੇ ਦਿੱਤੇ ਹਨ, ਇਹ 
ਪੰਜਾਂ ਵਿਕਾਰਾਂ ਦਾ ਨਾਸ ਕਰਦੇ ਹਨ। ਹੇ ਭਾਈ! ਇਸ ਵਿਚ ਕੋਈ ਭੇਦ ਛੁਪਿਆ 
ਹੋਇਆ ਨਹੀਂ' ਹੈ। ਗੁਰ-ਪ੍ਮੇਸ਼ਰ ਦੇ ਬਖ਼ਸ਼ੇ ਪੰਜ ਕਕਾਰ (ਚਿੰਨ੍ਹ) ਉਸ ਨੂੰ ਬਹੁਤ ਪਿਆਰੇ 


ਹਨ॥ ੧॥ ੧੧੦॥ 


੧੭੫. ਕੰਘਾ, ੧੭੬. ਛੁਪਿਆ ਹੋਇਆ 
178 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਅੰਮ੍ਰਿਤ ਬਿਧਿ 
ਸਵੈਯਾ : ਆਇ ਜਬਹਿ ਅੰਮ੍ਰਿਤ ਅਭਿਲਾਖੀ, 
ਪਾਂਚ ਸ਼ ਸੰਘਨ ਚਯਨ" ਕਗੀਜੈ। 
ਸਕੇਸ਼' ਕਗਹਿਂ ਇਸ਼ਨਾਨ ਸ਼ਬਹਿ ਜਨ; 
ਨਿਰਮਲ ਸ਼ਵਛ ਪੁਸ਼ਾਕ ਪਹਿਗੰਜੈ/ 
ਨਿਰਮਲ ਕੰਬਰ" ਦੇਹ ਬਿਛਾਈ, 
ਸਭ ਤਿਸ਼ ਕੰਝਰ ਆਸਨ ਕੀਜੈ/ 
ਕੰਝਰ ਊਪਰ ਰਾਖ ਲੋਹ ਪਾਤਰ; ” 
ਪਾਤਰ ਮਹਿ ਸ਼ਬ ਨਦਰਿ ਟਿਕੀਜੈ॥ ੧॥ ੧੧੧॥ 
ਅਰਥ : ਜਦੋਂ' ਅੰਮ੍ਰਿਤ ਛਕਣ ਦੇ ਚਾਹਵਾਨ ਆਉਣ ਤਾਂ ਪੰਜ ਪਿਆਰਿਆਂ 
(ਸਿੰਘਾਂ) ਦੀ ਚੋਣ ਕਰੋ। ਉਹ ਸਣੇ ਕੇਸ ਇਸ਼ਨਾਨ ਕਰਨ ਅਤੇ ਸਾਫ਼-ਸੁਥਰੇ ਬਸਤਰ- 
ਪੁਸ਼ਾਕੇ ਪਹਿਨਣ । ਸਾਫ਼ ਕੰਬਲ ਧਰਤੀ ਉੱਪਰ ਵਿਛਾਇਆ ਜਾਵੇ ਜਿਸ ਉੱਪਰ ਉਹ 
(ਪੰਜ ਪਿਆਰੇ) ਆਸਣ ਲਗਾਉਣ। ਕੰਬਲ ਉੱਪਰ ਲੋਹੇ ਦਾ ਬਾਟਾ ਰੱਖ ਲੈਣ ਅਤੇ 
ਆਪਣੀ ਨਗ ਲਬ ਬੀ ੧੧੧॥ 


ਪਾਂਚ ਕਕਾਰ ਸੰਪੂਰਣ ਦੇਖਿ ਕੰ, 
ਬਾਦਲ ਉਵ ਬੈਠੀਜੀ। 
ਜਲੋਂ“ ਬਤਾਸ਼ੇ? ਲੋਹ ਪਾਤਰ ਮਹਿਂ ਡਾਰਿ ਕੰ; 
ਤਹਿ ਸਿਖ ਆਸਨ ਬੀਰ ਲਵੀਜੈ। 
_ ਹਾਥ ਪ੍ਰਥਮ ਸਿੰਘ ਖੰਡੇ ਕਉ ਲਕਰ, 
ਜਲੋਂ ਬਤਾਸੋਂ ਕਉਂ ਖ਼ੂਬ ਮਿਲੀਜੈ/ 
ਜਪੁ ਕੋ ਪਾਠ ਕਰਹਿ ਸ਼ੰਗ ਤਿਹ (ਸਿਖ, 
ਪਾਤਾਰਿ ਦੂਸਰ ਹਾਥ ਧਗੀਜੈ॥ ੨॥ ੧੧੨॥ ਰ੍ 
ਅਰਥ : ਅੰਮ੍ਰਿਤ-ਅਭਿਲਾਖੀ ਦੇ ਪੂਰੇ ਪੰਜ ਕਕਾਰ ਵੇਖ ਕੇ ਸਾਹਮਣੇ ਬੈਠਾ ਲਵੋ। 
ਲੋਹੇ ਦੇ ਬਾਟੇ ਵਿਚ ਜਲ ਤੇ ਪਤਾਸੇ ਪਾ ਕੇ ਉੱਥੇ ਸਿੰਘ ਬੀਰ ਆਸਣ ਲਗਾ ਲੈਣ। 
ਪਹਿਲਾ ਸਿੰਘ ਹੱਥ ਵਿਚ ਖੰਡਾ ਲੈ ਕੇ ਜਲ ਤੇ ਪਤਾਸਿਆਂ ਨੂੰ ਚੰਗੀ ਤਰ੍ਹਾਂ ਰਲਾਵੇ, 
ਦੂਸਰਾ ਹੱਥ ਬਾਟੇ ਉੱਪਰ ਰੱਖੇ ਤੇ ਨਾਲ ਜਪੁਜੀ ਸਾਹਿਬ ਦਾ ਪਾਠ ਕਰੇ॥ ੨॥ ੧੧੨॥ 
੧. ਚੋਣ, ੨. ਕੇਸਾਂ ਸਹਿਤ, ੩. ਕੰਬਲ, ੪. ਲੋਹੇ ਦਾ ਬਾਟਾ, ੫. ਸਾਹਮਣੇ, ੬. ਜਲ, ੭. ਪਤਾਸੇ, 
੮. ਬੀਰ ਆਸਣ 


ਅੰਮ੍ਰਿਤ ਬਿਧਿ / 179 


ਪਾਚਹੁੰ ਮਹਿ ਚਾਰ ਸੂ ਹੋਂਵਹਿਂ ਅਵਰ ਜੋਇ, 
ਪਾਤਰ ਉਪਰ ਹਾਥ ਰਖੀਜੀ/ 

ਆਪਨ ਆਪਨ ਬਾਰ” ਯੋ ਪਾਂਚਹੁੰ, 

ਪਾਂਚ ਹੀ ਬਾਣੀ ਕੇ ਪਾਠ ਪੜੀਜੈ। 

ਜਪੁ ਜਾਪ ਸਵੈਯੇ ਚੌਪਈ ਅਨੰਦ ਕੈ, 

ਪਾਠ ਸੋ' ਪਾਹੁਲ ਤਿਆਰ ਕਗੀਜੀ। 

ਪਾਂਚ ਚੁਲੇਂ ਮੁਖ ਪਾਵਹਿ ਸ਼ ਯਾਚਕ, 
ਏਤ ਹੀ ਨੇਤਰ ਕੇਸ਼ ਪਵੀਜੈ।=/ ੧੧੨॥ 


ਅਰਥ : ਪੰਜਾਂ (ਪਿਆਰਿਆਂ) ਸਿੰਘਾਂ ਵਿੱਚੋਂ ਜੋ ਬਾਕੀ ਚਾਰ ਸਿੰਘ ਹੋਣ, ਉਹ ਵੀ 
ਬਾਟੇ ਉੱਪਰ ਹੱਥ ਰੱਖਣ। ਫਿਰ ਆਪਣੀ-ਆਪਣੀ ਵਾਰੀ ਅਨੁਸਾਰ ਪੰਜਾਂ ਹੀ ਬਾਣੀਆਂ 
ਦਾ ਪਾਠ ਕਰਨ। ਜਪੁਜੀ ਸਾਹਿਬ, ਜਾਪ ਸਾਹਿਬ, ਸਵੱਈਏ, ਚੌਪਈ ਸਾਹਿਬ ਤੇ ਅਨੰਦ 
ਸਾਹਿਬ ਦਾ ਪਾਠ ਕਰਦਿਆਂ ਖੰਡੇ ਦੀ ਪਾਹੁਲ ਭਾਵ ਅੰਮਿ੍‌ਤ ਤਿਆਰ ਕਰਨ। ਤਿਆਰ 
ਪੰਜ-ਪੰਜ ਹੀ ਚੁਲੇ ਨੇਤਰਾਂ ਤੇ ਕੇਸਾਂ ਵਿਚ ਪਾਏ ਜਾਣ॥ ੩॥ ੧੧੩॥ 


ਅਰਥ : ਹਰ ਇਕ ਚੁਲੇ ਨਾਲ ਅੰਮ੍ਰਿਤ-ਅਭਿਲਾਖੀ ਵਾਹਿਗੁਰੂ ਜੀ ਕਾ ਖਾਲਸਾ; 
ਵਾਹਿਗੁਰੂ ਜੀ ਕੀ ਫਤਹਿ ਬੁਲਾਵੇ। ਅੰਮ੍ਰਿਤ ਜਾਚਕ ਸਿੰਘ ਕੋਈ ਵੀ ਹੋਵੇ, ਸਭ ਇਕੋ 
ਬਾਟੇ ਵਿਚੋਂ ਅੰਮ੍ਰਿਤ ਛਕਣ । ਪੰਜਾਂ ਪਿਆਰਿਆਂ ਵਿੱਚੋਂ ਇਕ ਸਿੰਘ ਸਾਰੇ ਅੰਮ੍ਰਿਤ- 
ਜਾਚਕਾਂ ਨੂੰ ਰਹਿਤਾਂ ਕੁਰਹਿਤਾਂ ਬਾਰੇ ਦੱਸੇ ਤੇ ਫਿਰ ਅਰਦਾਸ ਕਰਕੇ ਕੜਾਹ ਪ੍ਰਸਾਦ 
ਵਰਤਾਇਆ ਜਾਵੇ। ਫਿਰ ਸਾਰਿਆਂ ਨੂੰ ਇਕ ਹੀ ਬਰਤਨ ਵਿਚ ਖੁਆਇਆ- 
੫00 0440 ਨ 


ਤੇ ਜਾਤ-ਪਾਤ ਦੇ ਭਰਮ ਤੋਂ ਮੁਕਤ ਹੋ ਜਾਵੇ)। 


੯. ਆਪੋ ਆਪਣੀ ਵਾਰੀ, ੧੦. ਚਾਹਵਾਨ, ੧੧. ਇੱਕਠਿਆਂ, ੧੨. ਖਾਣ, ੧੩. ਪੀਣ 
180 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਰਹਿਤ 


ਸਵੈਯਾ : ਅਬ ਰਹਿਤ ਸ਼ਨਹੁ ਗੁਰ ਸਿੰਘਨ ਕੀ, 

ਹਰਿ ਧਿਆਨ ਧਰੇ ਉਰ ਜੁਧ" ਚਿਤਾਰੇ/ 

ਜਬ ਆਰਿਤ ਆਇ ਪੁਕਾਰ ਕਗਹਿਂ, 

ਨਿਜ ਸੂਖ ਤਜੇ ਤਿਨ ਦੂਥ ਨਿਵਾਰੇ/ 

ਨਹਿ ਜਾਤ ਸ਼ਜਾਤ' ਝਿਚਾਰ ਕਗਹਿ, 

ਅਰ ਪੂਤਾ ਖੁਦਾਇ ਜਨਾਹਹਿਂ ਸ਼ਬਾਰੇ/ 

ਰਹ ਗੀਤਾ ਗਹਿੰ ਨਹਿਂ ਝਿਪਰਨ" ਕੀ, 

ਅਰ ਗੁਰਮਤਿ ਪ੍ਰਾਪਤ ਮੌਖ ਦੁਆਰੇ/ ੧॥ ੧੧੫॥ 

ਅਰਥ : ਹੁਣ ਗੁਰੂ ਦੇ ਸਿੰਘਾਂ ਦੀ ਰਹਿਤ ਸੁਣੋਂ । ਸਿੰਘ ਹਿਰਦੇ ਵਿਚ ਪਰਮਾਤਮਾ ਦਾ 

ਧਿਆਨ ਧਰੇ ਅਤੇ ਹਿਰਦੇ ਵਿਚ ਧਰਮ-ਯੁੱਧ ਚਿਤਾਰੇ। ਜਦ ਕੋਈ ਦੀਨ-ਦੁਖੀ ਆ ਕੇ 
ਸਹਾਇਤਾ ਕਰਨ ਲਈ ਬੇਨਤੀ ਕਰੇ ਤਾਂ ਨਿੱਜੀ ਸੁਖ-ਆਰਾਮ ਛੱਡ ਕੇ ਤੇ ਉਸ ਦਾ 
ਦੁੱਖ/ਮੁਸ਼ਕਲ ਦੂਰ ਕਰੇ। ਉੱਚੀ-ਨੀਵੀਂ, ਜਾਤ-ਪਾਤ, ਛੂਤ-ਛਾਤ ਦਾ ਭਰਮ ਤਿਆਗ 
ਕੇ ਸਾਰੀ ਮਨੁੱਖ ਜਾਤੀ ਨੂੰ ਪਰਮਾਤਮਾ ਦੇ ਬੱਚੇ ਕਰਕੇ ਜਾਣੇ। ਬ੍ਰਾਹਮਣੀ ਰੀਤ-ਰਿਵਾਜ 
ਤਿਆਗ ਕੇ ਗੁਰਮਤਿ ਅਨੁਸਾਰ ਚੱਲ ਕੇ ਮੋਖ ਪਦਵੀ ਪ੍ਰਾਪਤ ਕਰੇ॥ ੧॥ ੧੧੫॥ 


ਸਿੰਘ ਸ਼ਸ਼ਤੂ ਸਜਾਇ ਸਨੇਹ” ਤਨਹਿ, 

ਜੋਊ ਨੀਕ ਨਿਸਾਨ ਹੈ ਈਸਰ ਕੇਰਾ/ 

ਬਿਨ ਸਸਤ੍ਰਨ ਨ੍ਰ ਜ੍ਰਿਗਾਲ” ਬਨੇ, 

ਸਬ ਭਾਨ ਮਿਟੈ ਦ੍ਰਿਗਿ ਤੀਸਰ ਕੇਰਾ/ 

ਜਪ ਜਤ ਸਤ ਸੰਜਮ ਸਸਤ੍ਰਨ ਸੋਂ, 

ਤਪ ਦਾ/ਇਮ ਚਲਹਿ ਤਪੀਸ਼ਰ ਕੇਰਾ/ 

ਖਗ” ਖੰਡ ਅਖੰਡ ਪ੍ਰਚੰਡ ਬਡੇ, 

ਇਹੈ ਨ ਸ਼ਹੀ ਜਗਦੀਸਰ ਕੋਰਾ। ੨4 ੧੧੬॥ 

ਅਰਥ : ਸਿੰਘ ਪਿਆਰ ਨਾਲ ਤਨ `ਤੇ ਸ਼ਸਤਰ ਸਜਾਏ ਜੋ ਪਰਮਾਤਮਾ ਦੇ ਸੁੰਦਰ 
ਚਿੰਨ੍ਹ ਹਨ। ਸ਼ਸਤਰਾਂ ਤੋਂ ਬਿਨਾਂ ਬੰਦਾ ਗਿੱਦੜ ਰਹਿ ਜਾਂਦਾ ਹੈ ਅਤੇ ਤੀਸਰੇ ਨੇਤਰ ਦਾ 
੧. ਧਰਮ-ਯੁੱਧ 
੨. ਬ੍ਰਾਹਮਣਾਂ 
੩. ਪਿਆਰ ਨਾਲ 
੪. ਗਿੱਦੜ __ 
੫. ਤਲਵਾਰ 


ਰਹਿਤ / 181 


ਪ੍ਰਕਾਸ਼ ਮਿਟ ਜਾਂਦਾ ਹੈ। ਜਪ-ਤਪ, ਸਤ-ਸੰਜਮ ਸ਼ਸਤਰਾਂ ਨਾਲ ਤੇ ਤਪੀਸਰਾਂ ਵਾਂਗ 
ਹਮੇਸ਼ਾਂ ਤਪ ਸਾਧੇ (ਭਾਵ ਸੇਵਾ-ਸਿਮਰਨ ਕਰੇ)। ਤਲਵਾਰ ਨਾਲ ਖੰਡ ਅਖੰਡ ਵਿਚ 
ਜੋਸ਼/ਪ੍ਰਤਾਪ ਵਧਦਾ ਹੈ। ਇਹ ਪਰਮਾਤਮਾ ਦਾ ਸਹੀ ਨਾਮ ਹੈ॥ ੨॥ ੧੧੬॥ 


ਨਹਿ ਖੰਡ ਕਰਹਿ ਸਿੰਘ ਰੋਮਨ ਕਉਂ, 
ਔੱ ਗੋਖਾਂਤਕ” ਮੂਲ ਨਹਿ ਰੋਮ ਛੁਹਾਵੈ। 
ਦਸਤਾਰ ਸ਼ਜਹਿ ਸਿੰਘ ਸਾਬਤ ਸੁਰਤਿ, 

ਨਾਕ ਐਂ ਕਾਨ ਨਹਿ ਬਿੰਧਵਾਵੈ/ 

ਜਬ ਸਿੰਘ ਬੀਨਿੰਦ” ਹੈ ਸਿੰਘ ਕੋਇ, 

ਤਾਉ ਵਾਹਿਗੁਰੂ ਜੀ ਕੀ ਫਤੇ ਗਜਾਵੈ/ 

_ ਜਬ ਭੋਜਨ ਬਿੰਜਨ ਸਿੰਘ ਕਗਹਿ, 

ਅੰਨ ਡੂਥਹਿ ਦੇ ਕਰ ਪਾਛੈ ਖਾਵੈ॥ ੩॥ ੧੧੭॥ 


ਅਜ ਜਿਆ ਅਣ ਆਵਰਅੀ"ਕਜਾਂਦਾਬਅਦੇਥੀ ਨਹੀਂ ਕਰਦਾ। ਜਿਸ ਨਾਲ 
ਕੇਸ ਕੱਟੇ ਜਾਣ, ਉਹ ਔਜ਼ਾਰ ਕੇਸਾਂ ਨੂੰ ਛੁਹਾਇਆ ਤਕ ਵੀ ਨਾ ਜਾਵੇ। ਸਿੰਘ ਸਾਬਤ 
ਸੂਰਤ ਰਹੇ ਅਤੇ ਸਿਰ 'ਤੇ ਦਸਤਾਰ ਸਜਾਵੇ। (ਕੋਈ ਵੀ ਸਿੰਘ-ਸਿੰਘਣੀ ਰੋਮ ਨਾ ਕੱਟੇ 
ਤੇ) ਨਾ ਰੀ ਨੱਕ, ਕੰਨ ਵਿੰਨ੍ਹਾਵੇ। ਜਦੋਂ ਕੋਈ ਸਿੰਘ-ਸਿੰਘਣੀ ਇਕ ਦੂਜੇ ਨੂੰ ਮਿਲੋ ਤਾਂ 
(ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਗਜਾਵੇ)। ਜਦ ਭੋਜਨ ਛਕੇ ਤਾਂ 
ਪਹਿਲਾਂ ਭੁੱਖੇ ਨੂੰ ਖੁਆ ਕੇ ਪਿੱਛੋਂ ਆਪ ਛਕੇ॥ ੩॥ ੧੧੭॥ 


ਹੁਕਾ ਅੰ ਕੁਠਾ ਚਰਸ ਤਬਾਕੂ, 
ਭੂਲਹਿ ਸਿੰਘ ਨਜੀਕ ਨ ਜਾਵੈ। 
ਵਸ਼ਤ੍ ਸੂਹਾ ਨਸਵਾਰ ਤਜਹਿ, 
ਨਹਿ ਹੁਕਈ ਕੈ ਸੰਗ ਪ੍ਰੀਤ ਬੜਾਵੈ/ 
ਨਿਤ ਨੀਤ ਕਰਹਿ ਸੰਗ ਸਿੰਘਨ ਕਾ, 
ਅਸਿੰਘਨ” ਫੋਕਟ ਪ੍ਰੀਤ ਨਹਿ ਪਾਵੈ/ 
ਨਿਤ ਨੀਤ ਕਰਹਿ ਸੰਗ ਨਾਰ ਨਿਜੈ, 
ਪਰ ਨਾਰ ਸੁਤਾ”? ਨਿਜ ਮਾਤ ਜਨਾਵੈ॥ ੪॥ ੧੧੮॥ 
ਅਰਥ: ਹੁੱਕੇ, ਕੁੱਠੇ, ਚਰਸ ਤੇ ਤੰਬਾਕੂ ਆਦਿ ਨੇੜੇ ਸਿੰਘ ਭੁੱਲ ਕੇ ਵੀ ਨਾ ਜਾਵੇ 


੬. ਉਸਤਰਾ, ਰੋਮਾਂ ਦਾ ਨਾਸ ਕਰਨ ਵਾਲਾ ਸੰਦ 


੧੦. ਧੀ (ਬੇਟੀ) 


182 / ਸ਼ਹੀਦ ਬਾਬਾ ਜੀਵਨ ਸਿੰਘ : ਜੀਵਨ, ਰਚਨਾ ਤੇ ਵਿਆਖਿਆ 


ਭਾਵ ਨਾ ਛਕੇ। ਸੂਹੇ ਬਸਤਰ ਤੇ ਨਸਵਾਰ ਦਾ ਤਿਆਗ ਕਰੇ ਤੇ ਹੁੱਕਾ ਪੀਣ ਵਾਲੇ ਨਾਲ 
ਪ੍ਰੇਮ ਵੀ ਨਾ ਕਰੇ। ਹਮੇਸ਼ਾਂ (ਚੰਗੇ ਜੀਵਨ ਵਾਲੇ) ਸਿੰਘਾਂ ਦੀ ਸੰਗਤ ਕਰੇ ਅਤੇ ਪਤਿਤ 
ਲੋਕਾਂ ਨਾਲ ਬਿਲੁਕਲ ਪਿਆਰ ਨਾ ਕਰੇ। ਹਮੇਸ਼ਾਂ ਆਪਣੀ ਪਤਨੀ ਨਾਲ ਪ੍ਰੇਮ-ਸੰਗ ਕਰੇ 
ਤੇ ਪਰਾਈ ਬਹੂ, ਬੇਟੀ ਨੂੰ ਆਪਣੀ ਮਾਤਾ ਸਮਾਨ ਜਾਣੇ॥ ੪॥ ੧੧੮॥ 


ਅਰਪਨ” ਪੂਜਨ ਸੂਖਨ ਤਰਪਨ, '' 
ਪੁਛਨ ਬਰਤ ਕੌ ਸਿੰਘ ਬਿਦਾਰੈ। 
ਸਗਨ ਮਹੂਰਤ ਜੰਤਰ ਮੰਤਰ," 
ਤੰਤਰ ਕਾ ਨਹਿ ਭਰਮ ਚਿਤਾਰੈ/ 
ਹੌਮ ਸ੍ਰਾਧ ਵਿਵਗਜਿਤ ` ਹਹਿਂ ਸਿੰਘ, 
ਰਾਸ਼ੀ ਔੰ ਗ੍ਰਹਿ ਦਿਸ਼ ਨਹਿਂ ਬਿਚਾਰੈ। 

ਝੂਠ ਕਪਟ ਛਲ ਚੌਗੀ ਅ ਯਾਗੀ, 

ਨਿੰਦ ਜੂਆ ਅਨਿਯਾਯ ਨਿਵਾਰੈ॥ ੫॥ ੧੧੯॥ 

ਅਰਥ: ਬ੍ਰਾਹਮਣੀ ਕਰਮ-ਕਾਂਡ ਅਨੁਸਾਰ ਦਾਨ-ਭੇਟਾ ਲੈਣੀ ਜਾਂ ਦੇਣੀ, 
(ਪਰਮਾਤਮਾ ਤੋਂ ਇਲਾਵਾ) ਕਿਸੇ ਦੀ ਪੂਜਾ ਕਰਨੀ ਜਾਂ ਕਰਵਾਉਣੀ, (ਕਿਸੇ ਫਲ- 
ਪ੍ਰਾਪਤੀ ਵਾਸਤੇ) ਸੁੱਖਣਾ ਸੁੱਖਣੀ, ਪਿਤਰ ਪੂਜਾ, ਪੁੱਛਾਂ ਲੈਣੀਆਂ ਜਾਂ ਦੇਣੀਆਂ, ਵਰਤ 
ਰੱਖਣੇ ਆਦਿ ਨੂੰ ਸਿੰਘ-ਸਿੰਘਣੀ ਭਾਵ ਖ਼ਾਲਸਾ ਤਿਆਗ ਦੇਵੇ। ਸਗਨ-ਅਪਸਗਨ, 
' ਜੰਤਰ, ਮੰਤ ਤੇ ਤੰਤ ਆਦਿ ਦਾ (ਮਨ ਵਿਚ) ਭਰਮ ਨਾ ਚਿਤਵੇ। ਖ਼ਾਲਸੇ ਨੂੰ ਹੋਮ ਸਰਾਧ 
ਕਰਨੇ ਵਿਵਰਜਿਤ ਹਨ, (ਚੰਗੀ-ਮਾੜੀ) ਰਾਸ਼ੀ, ਗ੍ਹਿਣ ਲੌਂਗਣ ਤੇ (ਚੰਗੀ ਮਾੜੀ) 
ਦਿਸ਼ਾ ਦੇ ਭਰਮ ਨੂੰ ਸਿੰਘ ਨਾ ਵਿਚਾਰੇ। ਝੂਠ ਬੋਲਣਾ, ਛਲ-ਕਪਟ, ਚੋਰੀ, ਯਾਰੀ, ਕਿਸੇ 
ਦੀ ਨਿੰਦਿਆ ਕਰਨੀ, ਜੂਆ ਖੇਡਣਾ ਤੇ ਕਿਸੇ ਨਾਲ ਅਨਿਆਂ ਕਰਨਾ ਆਦਿ ਸਭ 
ਤਿਆਗ ਦੇਵੇ॥ ੫॥ ੧੧੯॥ 


੧੧. ਦਾਨ, ਭੇਟਾ 

੧੨. ਪਿਤਰ ਪੂਜਾ 

੧੩. ਉਸ ਦੇਵਤੇ ਦੇ ਸੁਭਾਵ ਅਨੁਸਾਰ ਉਸ ਨੂੰ ਖ਼ੁਸ਼ ਕਰਨ ਵਾਲੇ ਕੁਝ ਲਫ਼ਜ਼ਾਂ ਦੀ ਇਕ 'ਤੁਕ” ਨੂੰ 
ਮੁੜ-ਮੁੜ ਪੜ੍ਹਨਾ, ਇਸ ਨੂੰ ਮੰਤ ਕਿਹਾ ਜਾਂਦਾ ਹੈ। 

੧੪. ਪੱਤਰ ਜਾਂ ਕਾਗ਼ਜ਼ ਆਦਿਕ ਉੱਤੇ ਉਸ ਇਸ਼ਟ ਦੇਵ ਨਾਲ ਸੰਬੰਧ ਰੱਖਣ ਵਾਲੇ ਕੁਝ ਅੱਖਰ 
ਜਾਂ ਹਿੰਦਸੇ ਲਿਖ ਕੇ ਉਸ “ਤਵੀਤ' ਨੂੰ ਆਪਣੇ ਪਾਸ ਰੱਖਣਾ, ਇਸ ਨੂੰ ਜੰਤ੍ਰ ਕਿਹਾ ਜਾਂਦਾ ਹੈ। 

੧੫. ਉਸ 'ਇਸਟ ਦੇਵ” ਨੂੰ ਖ਼ੁਸ਼ ਕਰਨ ਲਈ ਕੋਈ ਖਾਸ ਰਸਮਾਂ ਕਰਨੀਆਂ ਜਿਵੇਂ ਭੂਤਾਂ ਨੂੰ ਵੱਸ 
ਕਰਨ ਵਾਲੋ ਮੜ੍ਹੀਆਂ ਜਾਂ ਕਬਰਾਂ ਵਿਚ ਜਾ ਕੇ ਦੁੱਧ ਜਾਂ ਹੋਰ ਚੀਜ਼ਾਂ ਕਈ ਤਰੀਕਿਆਂ ਨਾਲ 
ਉਨ੍ਹਾਂ ਨੂੰ ਭੇਟ ਕਰਦੇ ਹਨ, ਇਸ ਨੂੰ ਤੰਤਰ ਕਿਹਾ ਜਾਂਦਾ ਹੈ। 

੧੬. ਮਨ੍ਹਾ ਹੈ 


ਰਹਿਤ / 183 


ਉਤਮ ਕਿਰਤ ਵਿਉਪਾਰ ਕੀ ਹਹਿ, 
ਸਿੰਘ ਕੂੜ ਕੁਸ਼ਤ ਨ ਕਾਰ ਕਮਾਵੈ/ 
ਮਧਮ ਕਿਰਤ ਕਿਸ਼ਾਨ ਕੀ ਜਾਨਿ ਕੰ, 
ਸਿੰਘ ਦਹਿ ਨਾਖਨ”? ਕੀ ਕਰ ਖਾਵੈ) 
ਸਿੰਘ ਕਬ੍ਹੰ ਨਹਹਿਂ ਚਾਕਰ ਹੋਵਹਿ, 
ਹੋਹਿ ਤਉਂ ਸੈਨਿਕ ਸੇਵ ਸੁਹਾਵੈ/ 
ਏਕੁ ਅਕਾਲ ਬਿਨਾ ਸਿੰਘ ਅਵਰਨ, 
ਦੇਵਨ ਪਹਿ ਨਾਹਂ ਸ਼ੀਸ਼ ਝੁਕਾਵੈ॥ ੬॥ ੧੨੦॥ 

ਅਰਥ : ਵਪਾਰ ਦੀ ਕਿਰਤ ਉੱਤਮ ਹੈ। ਸਿੰਘ ਝੂਠੀ ਤੇ ਮੰਦੀ ਕਿਰਤ ਨਾ ਕਰੇ। ਦਜੇ 
ਦਰਜੇ ਦੀ ਕਿਰਤ/ਕਮਾਈ ਕਿਸਾਨ ਦੀ ਸਮਝ ਕੇ ਸਿੰਘ ਦਸਾਂ ਨਹੁੰਆਂ (ਭਾਵ ਹੱਕ- 
ਸੱਚ) ਦੀ ਕਿਰਤ ਕਰ ਕੇ ਖਾਵੇ। ਸਿੰਘ ਕਦੇ ਨੌਕਰ ਨਾ ਹੋਵੇ, ਜੇਕਰ ਹੋਵੇ ਤਾਂ ਫ਼ੌਜ ਦੀ 
ਕਰੀ ਰੇ ਿਕ ਅਕਾਲ ਪਰਖ ਤਂ ਇਲਾਵਾ ਸੰਘ ਕਿਸ ਹਰ ਅਖੋਤੀ ਦਵੀ-ਦੇਵਤ 
ਅੱਗੇ ਸੀਸ ਨਾ ਝੁਕਾਵੇ॥ ੬॥ ੧੨੦॥ 


ਪਰ ਧਨ ਪਰ ਸੰਪਤ ਪਰ ਕਬ੍ਹੁੰ, 
ਸਿੰਘ ਨਹਿ ਡੂਲਹਿ ਆਂਖ ਟਿਕਾਵੈ/ 

ਕਿਰਤਾ ਕਗਹਿ ਦਹਿ ਨਾਖਨ ਕੀ ਸਿੰਘ, 

ਔਰਨ੍‌ ਕਾ ਹੱਕ ਮੂਲ ਨ ਥਾਵੈ। 

ਨਿਸਸਤ੍ਰ” ਤੈ ਨਹਿ ਚੋਟ ਕਗਹਿ ਸਿੰਘ, 

ਚੋਟ ਪਿਛੋਰ”" ਨਾਹਿ ਕਬਹੂ ਲਾਵੈ/ 

ਮੜੀ ਐੱ ਮਸ਼ਾਣੀ ਗੌਰ ਬਤਾਣੀ, 

ਭੂਲਾਹਿ ਸਿੰਘ ਨਹਿ ਸ਼ੀਸ ਨਿਵਾਵੈ॥ ੭॥ ੧੨੧॥ 


ਅਰਥ : ਸਿੰਘ ਭੁੱਲ ਕੇ ਵੀ ਪਰਾਏ ਧਨ-ਸੰਪੱਤੀ 'ਤੇ ਅੱਖ ਨਾ ਰੱਖੇ। ਸਿੱਖ ਦਸਾਂ 
ਨਵੰਆਂ ਦੀ ਕਿਰਤ ਕਰੇ ਅਤੇ ਪਰਾਇਆ ਹੱਕ ਨਾ ਖਾਵੇ ਸਿੱਖ ਕਦੇ ਮੜ੍ਹੀਆਂ, ਮਸਾਣਾਂ, 
1 ੧੨੧॥ 


ਨਿਜ ਕੇ” ਕੌ ` ਪ੍ਰਤਿਪਾਲਕ ਜਾਨ, 


ਬੇਮੁਖ ਕਾ ਸਿੰਘ ਭੋਜ ਨਹਹਿਂ ਸੇਵੈ” । 
ਆਪਨ /ਇਸਟ ਬਿਨਾ ਅਵਰਨ'” ਕਾ, 
ਸਿੰਘ ਕਬ੍ਹੁੰ ਪ੍ਰਸਾਟਿ ਨਹਹਿਂ ਲੇਵੈ। 
ਮਤਿ ਪ੍ਰਵਿਰਤਾ' ਭਏ ਤਿਸ ਜਨ ਕੀ; 
ਅਵਰਨ ਕਾ ਪ੍ਰਸਾਦਿ ਜੋ ਜੇਵੈ/ 
ਅਰ ਫਿਰ ਸਿਦਕ ਭਿ ਡੋਲ/ਹਿ ਤਿਸ਼ ਕਾ, 
ਸਮ" ਪ੍ਰਸ਼ਾਦਿ ਜੋ ਸ਼ਭਸ ਜਨੋਵੈ॥ ੮॥ ੧੨੨॥ 

ਅਰਥ: ਜੋ (ਧਨ-ਦੌਲਤ ਦੇ ਹੰਕਾਰ ਵਿਚ) ਆਪਣੇ ਆਪ ਨੂੰ ਦੂਸਰਿਆਂ ਦੀ 
ਪਾਲਣਾ ਕਰਨ ਵਾਲਾ ਸਮਝਦਾ ਹੈ, ਉਸ ਬੇਮੁਖ ਦਾ ਭੋਜਨ ਸਿੱਖ ਨਾ ਛਕੇ। ਆਪਣੇ 
ਗੁਰ-ਪ੍ਮੇਸ਼ਰ ਤੋਂ ਬਿਨਾਂ ਕਿਸੇ ਹੋਰ ਦਾ ਪ੍ਰਸਾਦ (ਸੀਰਣੀ) ਨਾ ਲਵੇ। ਉਸ ਸਿੱਖ ਦੀ ਮਤਿ 
ਭ੍ਰਿਸ਼ਟ ਹੋ ਜਾਂਦੀ ਹੈ ਜੋ ਹੋਰਾਂ ਦਾ ਪ੍ਰਸਾਦ (ਸੀਰਣੀ) ਖਾਵੇ ਅਤੇ ਫਿਰ ਉਸ ਦਾ 
ਸਿਦਕ/ਭਰੋਸਾ ਵੀ ਡੋਲ ਜਾਂਦਾ ਹੈ, ਜੋ ਸਭ ਦਾ ਪ੍ਰਸ਼ਾਦ ਸਮਾਨ ਜਾਣ ਕੇ ਖਾ ਲੈਂਦਾ ਰੈ॥ 
੮॥ ੧੨੨॥ 


ਅਲਪ ਆਹਾਰ” ਕਗਹਿ ਕਮ ਸ਼ੋਵਹਿ, 
ਲੈਂਡ ਵਸਾਹਿ ਪ੍ਰਸ਼ਾਦਿ ਨਹਿ ਖਾਵੈ/ 
ਨਿੰਦਹਿ ਨਹਿ ਪ੍ਰਸ਼ਾਦਿ ਕਉ ਕਬਹੂੰ, 
ਵਾ/ਹਗੁਰੂ ਕੀ ਸ਼ ਦੇਨ ਗਣਾਵੈ/ 
ਥਾਨ ਐਂ ਪਾਨ ਪਵਿਤ੍ਰ ਸ਼ਬ੍ਹੂੰ, 
ਤਨ ਮਨ ਮਾਫਕ ਹੋਇ ਸ਼ ਪਾਵੈ/ 
ਜੇਤਸ਼ ਅੰਨ ਪਵਿਤ੍ਰ ਸਬ੍ਹੂੰ, 
ਪਹਿਰ ਪੌਸ਼ਾਕ ਹਮੇਸ਼ ਜੀਆਵੈ”॥ ੯॥ ੧੨੩॥ 

ਅਰਥ : ਥੋੜ੍ਹਾ ਖਾਵੇ, ਥੋੜ੍ਹਾ ਸੌਂਵੇਂ, ਕਦੇ ਲਾਲਚ ਵੱਸ ਹੋ ਕੇ ਪਰਸ਼ਾਦਾ ਨ ਛਕੇ। 
ਪ੍ਸ਼ਾਦੇ ਦੀ ਕਦੇ ਨਿੰਦਿਆ ਨਾ ਕਰੇ ਸਗੋਂ ਉਸ ਨੂੰ ਵਾਹਿਗੁਰੂ ਦੀ ਦੇਣ ਜਾਣੇ। (ਮਤਿ ਨੁੰ 


ਜੋ ਤਨ-ਮਨ ਨੂੰ ਮਾਫ਼ਕ ਹੋਵੇ। ਜਿੰਨੇ ਅੰਨ-ਭੋਜਨ ਹਨ ਸਭ ਪਵਿੱਤਰ ਹਨ ਅਤੇ ਹਮੇਸ਼ਾ 


੨੩. ਛਕੇ 
੨੪. ਹੋਰਨਾਂ 

੨੫. ਬਦਲ ਜਾਂਦੀ ਹੈ, ਭ੍ਰਿਸ਼ਟ 
੨੬. ਬਰਾਬਰ 

੨੭. ਥੋੜ੍ਹਾ 

੨੮. ਭੋਜਨ 
੨੯. ਛਕੇ 


ਭ੍ਰਿਸ਼ਟ ਕਰਨ ਵਾਲੇ ਖਾਣ-ਪੀਣ ਤੋਂ ਇਲਾਵਾ) ਹੋਰ ਸਭ ਖਾਣਾ ਤੇ ਪੀਣਾ ਪਵਿੱਤਰ ਹੈ | 


ਕੱਪੜੇ ਪਹਿਨ ਕੇ (ਸਿਰ ਢੱਕ ਕੇ) ਪਰਸ਼ਾਦਾ ਛਕੇ॥ ੯॥ ੧੨੩॥ 


ਸ਼ਾਸ਼ ਜਬਹਿ ਕੋਇ ਤਿਆਗਤ ਹੈ, 

ਤਬ ਸਿੰਘ ਮਨਹਿ ਨਹਿ ਸੋਕ ਮਨਾਵੈ/ 

ਆਸਨ ਭੂਮਿ ਪੈ ਨਾਹਿ ਕਗਹਿ ਸਿੰਘ, 

ਪਹਿਲ ਸੋ ਮੰਚ”? ਪੈ ਆਸਨ ਲਾਵੈ/ 

ਹੁਕਮ ਹਰਿ ਕਾ ਹੂਆ ਸਤਿ ਮਾਨੰ, 

ਚੀਤ ਕਗਹਿ ਸੋਇ ਭੋਜਨ ਪਾਵੈ। 

ਅੰਚਕ ਪੰਚਕ”' ਚੀਤ ਧਰਹਿ ਨਹਿ, 

ਨਾਮ ਜਪੈ ਪ੍ਰਭ ਕੀਰਤ ਗਾਵੈ॥ ੧੦॥ ੧੨੪॥ 

ਅਰਥ : ਜਦ ਕੋਈ ਵਿਅਕਤੀ ਸਰੀਰ ਤਿਆਗਦਾ ਹੈ ਤਦ ਕੋਈ ਸਿੱਖ (ਉਸ ਦੀ) 
ਮੌਤ/ਵਿਛੋੜੇ ਦਾ ਮਨ ਵਿਚ ਸੋਗ ਨਾ ਮਨਾਵੇ। ਮਿ੍‌ਤਕ ਦੇਹ ਨੂੰ ਮੰਜੇ ਤੋਂ ਲਾਹ ਕੇ ਭੁੰਜੇ 
ਨਾ ਲਿਟਾਇਆ ਜਾਵੇ ਸਗੋਂ ਮੰਜੇ 'ਤੇ ਪਿਆ ਰਹਿਣ ਦੇਵੇ। ਇਹ ਹੋਣੀ/ਮੌਤ ਨੂੰ ਅਕਾਲ 
ਪੁਰਖ ਦਾ ਹੁਕਮ ਸਤਿ ਕਰਕੇ ਮੰਨੇ ਅਤੇ ਜੋ ਮਨ ਕਰੇ ਉਹ ਭੋਜਨ ਛਕੇ।ਸੂਤਕ-ਪਾਤਕ, 
ਪੰਚਕਾਂ ਆਦਿ ਦਾ ਭਰਮ ਮਨ ਵਿਚ ਨਾ ਰੱਖੇ। ਇਸ ਸਮੇਂ ਪਰਮਾਤਮਾ ਦਾ ਨਾਮ ਜਪੇ 
ਅਤੇ ਉਸ ਦੀ ਸਿਫਤ-ਸਲਾਹ ਦੇ ਸ਼ਬਦ ਗਾਵੇ॥ ੧੦॥ ੧੨੪॥ 


ਇਤਿ 


ਉਤਾਰਾ ਵਿਸਾਖ ੧੯੫੦ ਈ: ਨੂੰ 
ਪਿੰਡ ਖਰਾਜਪੁਰ (ਪਟਿਆਲਾ) ਵਿਖੇ ਸੰਪੂਰਨ ਹੋਇਆ। 
ਗਰਜਾ ਸਿੰਘ (ਗਯਾਨੀ) 


